ਸਮਤਾ 


ਜੂਨ 1984 (ਅੰਕ 49) 


ਸੰਪਾਦਕ: ਗੁਰਸ਼ਰਨ ਸਿੰਘ (1929-2011) 


ਇਹ ਪੀ ਡੀ ਐਫ ਫਾਈਲ ਸੁਖਵੰਤ ਹੁੰਦਲ ਨੇ ਕੈਨੇਡਾ ਤੋ ਨਿਕਲਦੇ ਸਾਹਿਤਕ ਮੈਗਜ਼ੀਨ “ਵਤਨ” ਦੇ ਵੈੱਬਸਾਈਟ `ਤੇ 
ਪਾਉਣ ਲਈ ਤਿਆਰ ਕੀਤੀ। 


ਸ੍ਰੋਤ: ਸੁਖਵੈਤ ਹੁੰਦਲ ਅਤੇ ਸਾਧੂ ਬਿਨਿੰਗ ਦੀ ਨਿੱਜੀ ਲਾਇਬ੍ਰੇਰੀ ਵਿੱਚੋਂ! 


ਕਾ ਤਕ ਕਲ 


ਜੂਨ 1984 49 


ਪ੍ਰੀਅੰਘ 


ਸੰਪਾਦਕੀ/ਕਾਲੋਂ ਹਾਸ਼ੀਏ ਦਾ ਇਤਿਹਾਸ : 

ਪੰਜਾਬ ਦਾ ਇਤਹਾਸ ਜਦੋ" ਲਿਖਿਆ ਜਾਏਗਾ ਤਾਂ 1847 ਤੋ ਬਾਅਦ ਵੀਹੜੀ” ਸਦ ਦਾ ਅੱਠਵ' 
ਦਹਾਕਾ ਫੋਰ ਕਾਲੇ ਹਾਸ਼ੀਏ ਨਾਲ ਲਿਖਿਆ ਜਾਏਗਾ । ਇਸ ਕਾਲੇ ਹਾਸ਼ੀਏ ਵਾਲੇ ਇਤਹਾਸ ਵਿਚ ਤਿੰਨ ਪਾਤਰਾਂ 
ਦਾਂ ਨਾਂ ਵਾਰ ਵਾਰ ਆਏਗਾ । ਇਹ ਤਿੰਨ ਪਾਤਰ ਹੌਣਗੇ ਟਿੰਦਰਾ ਬੀਬੀ, &੧ਗੋਵਾਲ ਅਤੇ ਭਿੰਡਰਾਂ ਵਾਲਾਂ । 
ਇੰਦਰਾ ਦਾ ਜ਼ਿਕਰ ਆਵੇਗਾ ਕਿ ਇਹ ਭਾਰਤ ਦੀ ਪ੍ਰਧਾਨ ਮੰਤਰੀ ਸੀ। ਇਹ ਇਕ ਚਾੜੂਰ ਨੀਤੀਵਾਨ ਸੀ 1 
ਸਿਆਸੀ ਤਾਕਤ ਹਾਸਿਲ ਕਰਨ ਲਈ ਜਾਂ ਹਾਸਿਲ ਕੀਤੀ ਸਿਆਸੀ ਤਾਕਤ ਨੂੰ ਕਾਇਮ ਰਖਣ ਲਈ, ਉਹ ਹਰ 
ਘਟੀਆ ਤੋਂ' ਘਟੀਆ ਜਾਂ ਕਮੀਨੀ ਹਰਕਤ ਕਰ ਸਕਦੀ ਸੀ । ਇਹਦੀ ਮਿਸਾਲ ਦਿੱਤੀ ਜਾਏਗੀ ਕਿ 8 ਫਰਵਰੀ 
1984 ਨੂੰ ਇਕ 'ਪੰਜਾਬ ਬੰਦ' ਦਾ ਅੰਦੋਲਨ ਜਦੋ' ਅਕਾਲੀਆਂ ਵਲੋ ਸਫ਼ਲ ਤਗੀਕੇਂ ਨਾਲ ਚਲਾਇਆ ਗਿਆ ਤਾਂ 
ਉਹਦੀ ਸਫ਼ਲਤਾ ਨੂੰ ਧੁੰਧਲਾ ਕਰਨ ਲਈ ਉਹਦੇ ਅਪਣੇ ਇਸ਼ਾਰੇ ਤੇ ਹਰਿਆਨਾ ਵਿਚ 14 ਫਰਵਰੀ ਸਿੱਖਾਂ ਵਿਰ੍ਧ 
ਦੰਗੇ ਕਰਵਾਏ । ਇਦਰਾ ਬੀਬੀ ਦਾ ਜ਼ਿਕਰ ਆਵੇਗਾ ਕਿ ਇਕ ਇਸਤਰ) ਨੀਤੀਵਾਨ ਹੁੰਦਿਆਂ ਹੋਇਆਂ ਫੀ ਅਤੇ ਦੋ 
ਬਚਿਆਂ ਦੀ ਮਾਂ ਹੁੰਦਿਆਂ ਹੋਇਆਂ ਵੀ ਸਿਆਸਤ ਦੀ ਖੇਡ ਵਿਚ ਮਾਸੂਮਾਂ ਦਾ ਡੁਲ੍ਹਿਆ ਲਹੂ ਉਹਦੇ ਵਾਸਤੇ ਕੋਈ 
ਕੀਮਤ ਨਹੀ” ਰੱਖਦਾ ਸੀ । ਇੰਦਰਾ ਬੀਬੀ ਬਾਰੇ ਇਤਹਾਸ ਵਿਚ ਇਹ ਵੀ ਲਿਖਿਆ ਜਾਏਗਾ ਕਿ ਉਹ ਨਿਹਾਇਤ 
ਹੀ ਜ਼ਿੱਦੀ ਕਿਸਮ ਦੀ ਔਰਤ ਸੀ ਤੇ ਆਪਣੀ ਘਰੋਲ੍ਹ ਅਤੇ ਸਿਆਸੀ ਜ਼ਿੰਦਗੀ ਵਿਚ ਉਹ ਕਿਸੋਂ ਕਿਸਮ ਦੀ ਵਿਰੁੱਧਤਾ 
ਬਰਦਾਸ਼ਤ ਨਹੀਂ ਕਰ ਸਕਦੀ ਸੀ / ਮਿਸਾਲ! ਉਹਦੀ ਆਪਣੀ ਨੂੰਹ ਨਾਲ ਸਲੂਕ ਬਾਰੇ ਤੇ ਅਪਣੀ ਪਾਰਟੀ ਦੇ 
ਸੀਨੀਅਰ ਲੀਡਰਾਂ ਨੂੰ ਵਾਰੀ ਵਾਰੀ ਪਾਰਟੀ ਤੋਂ" ਬਾਹਰ ਰਖਣ ਦੀਆਂ ਦਿੱਤੀਅ' ਜਾਣਗੀਆਂ 1 ਕਾਲੇ ਹਾਸ਼ੀਏ ਦੇ 
ਇਤਹਾਸ ਦਾ ਦੂਜਾ ਪਾਤਰ ਹੋਵੇਗਾ ਸੰਤ ਲੌ'ਗੋਵਾਲ । ਇਸ ਦਾ ਸੰਖੋਪ ਵਿਚ ਜ਼ਿਕਰ ਇਸ ਤਰ੍ਹਾਂ ਆਏਗਾ ਕਿ ਇਹ 
ਇਕ ਸੰਤਨੂਮਾ ਸਿੱਖਾਂ ਦਾ ਲੀਡਰ ਸੀ, ਜਿਸਨੂੰ ਆਪ ਵੀ ਕਦੀ ਪਤਾ ਨਹੀ" ਲਗ ਸਕਿਆ ਕਿ ਉਹ ਸਿਆਸਤ ਵਿਚ 
ਕਿਉ''ਆਇਆ ? ਉਹਨੇ ਅਪਣੇ-ਸਿਰ ਤੇ ਇਹੋ ਜਿਹੀਆਂ ਜ਼ਿਸੇਵ'ਰੀਆਂ ਲਈਆਂ ਜਿਨ੍ਹਾਂ ਨੂੰ ਨਿਭਾਉਣ ਵਾਸਤੇ 
ਉਹਦੇ ਕੋਲ ਨਾ ਹੀ ਸੂਝ ਤੇ ਨਾਂ ਹੀ` ਇਰ'ਦ! ਸੀ 1 ਮਿਸਾਲਾਂ ਦਿੱਤੀਆਂ ਜਾਣਗੀਆਂ ਕਿ ਉਹਦੇ ਦੇਖਦਿਆਂ ਦੇਖ- 
ਦਿਆਂ ਹੀ ਮੋਰਚੇ ਦੀ ਆੜ ਲੈ ਕੌ ਪੰਜਾਬ ਦਾ ਸਾਰਾ ਸਮਾਜ ਦੁਸ਼ਮਣ ਲਾਣਾ ਹਰਿਮੰਦਰ ਸਾਹਿਬ ਵਿਚ ਡੇਰਾ 
ਲਗਾਕੇ ਬੈਠ ਗਿਆ, ਪਰ ਉਹਨੇ ਆਪਣੀਆਂ ਅੱਖਾਂ ਬੰਦ ਰਖੀਆਂ । ਕਾਲੇ ਹਾਸ਼ੀਏ ਦੇ ਇਤਹਾਸ ਦਾ ਤੀਜਾ ਪਾਤਰ 
ਹੋਵੰਗਾ ਸੰਤ ਜਰਨੌਲ ਸਿੰਘ ਭਿੰਡਰਾਂਵਾਲਾ 1 ਇਸਦਾ ਜ਼ਿਕਰ ਆਵੇਗਾ ਕਿ ਇਕ ਔਸਾ ਸੰਤ ਸੀ, ਜਿਸਨੂੰ ਪਹਿਲ 
ਪਹਿਲ ਲੋਕ ਇਸ ਤੜ੍ਹਾਂ ਜਾਣਦੇ ਸਨ ਕਿ ਉਹ ਇਕ ਡੋਰੇ ਦਾ ਮੁੱਖੀ ਹੈ, ਸਿੱਖੀ ਦਾ ਪਰਚਾਰ' ਇਹਦਾ 
ਮਿਸ਼ਨ ਸੀ । ਪਿੰਡਾਂ ਵਿਚ ਜਾ ਕੇ ਇਹ ਅਮ੍ਰਿਤ ਪਰਚਾਰ ਕਰਦਾ ਸੀ । ਇਕ ਗਿਆਨੀ ਜ਼ੌਲ ਸਿੰਘ ਹੁੰਦਾ ਸੀ (ਜੋ 


ਇਸ ਅੰਕ ਵਿਚ--ਸੈਪਾਦਕੀ--ਕਾਲੋਂ ਹਾਸ਼ੀਏ ਦਾ ਇਤਹਾਸ, ਕ੍ਰਝ ਚਿੱਠੀਆਂ, 41411, 47 ਫਰੰਟ. 
ਵਿਚਾਰ ਚਰਚਾ : ਕਮਿਊਨਿਸਟ ਇਨਕਲਾਬੀਆਂ ਵਿਚਕਾਰ ਮਤਭੌਂਦਾਂ ਦਾ ਮਸਲਾ । 
ਪੁਸਤਕ ਪਹਿਚਾਣ : “...ਤੇ ਦੇਵ ਪੁਰਸ਼ ਹਾਰ ਗਏ', ਡਾਕਟਰ ਕਾਵ੍ਰਰ । 
ਕਵਿਤਾ : ਹਾਥੀਆਂ ਦੀ ਲੜਾਈ---ਉਦੈ ਪ੍ਰਕਾਸ਼ 
ਕਹਾਣੀਆਂ : 'ਅਪਣੀ ਧਿਰ-ਪਰਾਈ ਸਾਂਝ'ਲਾਲ ਸਿੰਘ, 'ਬ਼ੀਜ ਤੇ ਮਿੱਟੀ'/ਹਰੀ ਪ੍ਰਕਾਸ਼ ਸ਼ਰਮਾ 
ਦਸਤਾਵੇਜ਼ ; ਕ੍ਰਾਂਤੀਕਾਰੀ ਸਾਹਿਤ ਸਭਾ ਦੇ ਨੁਮਾਇੰ ਦਿਆਂ ਦੀ ਜਸਵੰਤ ਕੰਵਲ ਨਾਲ ਮੁਲਾਕਾਤ 
ਪਾਠਕ ਲੰਖਕ ਫੌਰਮ : ਫਿਰਕਾਪ੍ਰਸਤੀ ਵਿਰੁਧ ਸਾਂਝੇ ਐਕਸ਼ਨ ਬਾਰੇ ਤੇ ਹੌਰ ਫੁੱਟਕਲ ਵਿਸ਼ਿਆਂ ਬਾਰੇ 


ਬੀਬੀ ਅ ਅਮਰ ਕੌਰ ਜੀ ਸਾਡੇ ਦਰਮਿਆਨ ਨਹੀਂ ਰਹੋ । ਇਸ ਦੌਰ ਵਿਚ ਜਦੋਂ” ਜਮਹੂਰੀ ਤਾਕਤ ਫਿਰਕੂ 
ਜਨੂੰਨ ਵਿਰੁੱਧ ਇਕ ਜ਼ੋਰਦਾਰ ਸੰਘਰਸ਼ ਕਰ ਰਹੀਆਂ ਹਨ, । ਬੀਬੀ ਜੀ ਦੀ ਹਾਜ਼ਰੀ ਸਾਡੋ ਲੋਈ ਇਕ ਵੱਡੀ ਪ੍ਰੋਰਨਾ ਸੀ 


ਉਹਨਾਂ ਦੇ ਰਾਹੀ” ਸਾਨੂੰ ਸ਼ਹੀਦ ਭਗਤ ਸਿੰਘ ਨਾਲ ਨੇੜਤਾ ਦਾ ਅਹਿਸਾਸ ਹੁੰਦੀ ਸੀ । ਅਦਾਰਾ 'ਸਮੰਤਾ' ਉਹਨਾਂ ਦੇ 
ਵਿਛੜ ਜਾਣ ਤੇ ਸਾਰੇ ਪਰਿਵਾਰ ਦੇ ਦੁੱਖ ਵਿਚ ਸ਼ਾਮਿਲ ਹੁੰਦਾ ਹੈ । 


ਬਾਅਦ ਵਿਚ ਭਾਰਤ ਦਾ ਨਾਲ ਵੀ ਬਣਿਆ) ਉਹ ਜੇ 
ਵੇਲੋਂ ਪੰਜਾਬ ਦਾ ਮੁੱਖ ਮੰਤਰ) ਹੁੰਦਾਂ ਸੀਂ। 1977 ਵਿਚ 
ਅਕਾਲੀਆਂ ਕੌਲ" ਹਾਰ ਖਾਣ ਦੇ ਬਾਅਦ ਉਸਨੂੰ ਕਿਸੋ 
ਐਸੇ ਵਿਅਕਤੀ ਦੀ ਭਾਲ ਸੀ, ਜੌ ਅਕਾਲੀਆਂ ਲਈ 
ਸਿਰਦਰਦੀ ਬੋਣ ਸਕੇ । ਉਹਦੀ ਨਜ਼ਰ ਸੰਤ ਭਿੰਡਰਾਂਵਾਲਾ 
ਦੀ ਸ਼ਕਤੀਸ਼ਾਲੀ ਸ਼ਖਸੀਅਤ ਉਤੇ ਜਾ ਪੰਛੀ । ਆ ਮੱਥਾਂ 
ਟੋਕਿਆ ਤੇ ਅਰੋਜ਼ ਬੀਤੀ 'ਸੰਤ ਜੀ, ਔਕਾਂਲੀਆਂ ਨੇ 
ਸਿੱਖੀ ਦਾ ਬੇਂੜਾ ਗਰਕ ਕਰ ਦਿੱਤਾ ਹੈ ! ਤੁਹਾਡੇ ਵਰ- 
ਗੀਆਂ ਸ਼ਕਤੀਆਂ ਨੂੰ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਦੀ 
ਰਾਖੀ ਕਰਨੀ ਚਾਰ੍ਹੰਦੀ ਹੈ (ਮੈ ਗੋਬਿੰਦ ਮਾਰਗ ਬਣਵਾਕੇ 
ਇਸਦਾ ਮੁੱਢ ਕੀਤਾ ਹੈ)' ਸੰਤ ਜੀ ਨੰ ਅਕਾਲੀਆਂ ਨਾਲ਼ 
ਅਪਨੀ ਪਹਿਲ ਟੱਕਰ ਗ੍ਰਦੁਆਰਾ ਪ੍ਰਬੌਧਕ ਕਮੇਟੀ 
ਦੀਆਂ ਚੌਣਾਂ ਵਿਚ ਲਈ), ਜਦੋ' ਉਹਨਾਂ ਦਾ ਨੌਬਰ 
ਦੋ _ਭਾਂਈ _ ਅਮਰੀਕੇ _ਸਿੰਘ _ਜੋਥੇਂਦਾਰ _ਜੀਵਨੰ 
ਸਿੰਘ `ਉਮਰਾਂ ਨੰਗਲ ਤੋਂ ਹਾਰਿਆ । ਸੌਤ ਜੀ 
ਆਖਿਆ ਕੌਈ ਗੱਠੇ ਨਹੀਂ । ਇੱਕ ਚੌਰੇ ਫੌਰੈਟ 'ਹੈ, 'ਜਿਸ 
ਤੇ ਕੌਮ ਕਰਦਿਆਂ ਅਰੀ ਆਂਇਂਆਂ 'ਜੀ ਸੰਬੇਦਾ ਹੈ, ਉਹ 
ਫਰੌਣ ਹੈ 'ਨਿਰੰਕਾਂਰੀਆਂ ਨੂੰ ਮਾਰ ਕੌ ਸਿੱਖੀ ਦੀ ਸੋਵਾ 
ਕਰਨੀ ...। ਜੋਤ ਜੀ'ਦੇ ਇਭਿਹਸ ਵਿੱਚ ਨਿੱਕਾ ਜਿਹਾ 
ਇਹ ਵੀ ਜ਼ਿਕਰ 'ਆਵੌਗਾ ਕਿ ਨਿਰਕਾਰੀਆਂ ਵਿਰੁੱਧ 
ਸੰਘਰਸ਼ ਵਿਚ ਜਿਹੜੇ ਪਹਿਲੇ ਸਿੰਘ ਸ਼ਹੀਦ ਹੋਏ, ਉਹ 
ਇਹਨਾਂ ਕੋਲੋਂ' ਹੀ ਪ੍ਰੋਰਨ” ਲੰ ਕੇ ਹੋਏ (ਇਹ -ਵਖਰੀ-ਗੱਲ 
ਹੈ ਕਿ ਅਰਦਾਸਾਂ ਸੌਂਧਨ ਤੱ ਬਾਅਦ ਇਹਨਾਂ ਨੇ ਆਪ 
ਮੌਤ ਦੇ ਮੂੰਹ ਜਾਣਾ ਠੀਕ ਨਾ ਸਮਝਿਆ!) । ਸੰਨ 1980 
ਵਿਚ ਜਦੋ ਇਹਨਾਂ ਨੂੰ `ਜਿਆਸਤ ਵਿਚ ਲਿਆਉਣ ਵਾਲਾ 
ਗਿਆਨੀ ਜ਼ੈਲ 'ਜਿੰਘ ਭਾਰਤ ਦ? ਗ੍ਰਹਿਮੰਤਰੀ ਬਣ ਗਿਆਂ 
ਤਾਂ ਸੰਤ ਜੀ ਨੂੰ ਲੋਕਾਂ ਦੇ ਧਿਆਨ ਦੀ ਕੇਦਰ ਬੱਣਾਉਣੇ 
ਲਈ ਕਈ ਕਿਸਮ ਦੈ ਡੰਰ/ਮੋ'ਧੰਡੇ ਤੋ ਉਹ ਉਹਨਾਂ ਵਿਚ' 
ਪ੍ਰੀ ਤਰ੍ਹਾਂ ਕਾਮਯਾਬ 'ਢੀ 'ਹੋਇਆ। ਸੰਤ ਜੀ “ਇਕ 
ਸ਼ਕਤਸ਼ਾਲ' ਤਾਕਤ ਦੇ ਤੋਰ ਤੇ ਕਾਇਮ ਹੋ ਗਏ । 1980 
ਤੋ' ਬਾਅਦ ਅਕਾਲੀਆਂ ਨੂੰ ਵੀ ਲੌੜ ਸ਼ੀ-ਕਿ ਉਹ ਕੇ'ਦਰ 
ਅਤੇ ਕ'ਗਰਸ ਦੋ ਵਿਰਧ ਟਿਕ ਲੜਾਈ ਲੜਣ । ਧੁੱਰ' 
ਉਹਨਾਂ ਦੀ ਸਿਅਸਤ ਦਾ ਵੀ 'ਪੰਥ ਖਤਰੇ ਵਿਚ ਹੈ' ਸੀ। 
ਇਸ ਲਈ ਪੰਥ ਦੀ ਲੇਕਤਾ ਦੇ ਨਾਂ ਤੇ ਉਹਨਾਂ ਵੀ ਸੰਤ 
'ਭਿੰਡਰਾਂਵਾਲੋਂ ਨੂੰ ਆ-ਸੱਥਾ ਟੌਕਿਆ ਤੋ ਮੋਰਚਿਆਂ ਦੇ 


ਇੰ 


ਇਸਰਬਰਰਅਲਪਾਰਜ[ਨ ਵਿਚ ਉਹਨਾਂ ਚਾ ਡੇਰਾ 


ਆ ਲਗਵਾਇਆ । ਮੰਜੀ ਸਾਹਿਬ ਰੌਜ਼ ਤਕਰੀਰਾਂ ਹੌਣ . 
ਲਗੀਆਂ । ਪਹਿਲੇ ਸੌਤੇ ਲੋਗੇਵਾਲ ਬੋਲਦੇ, ਇਹ ਮੋਰਚਾ 
ਸਿਰਫ ਸਿਖਾਂ ਦਾ ਨਹੀਂ ਇਰ ਸਮੁੱਚੇ ਪੰਜਾਬੀਆਂ ਦਾ 
ਹੈ । ਫੋਰ ਸੰਤ ਭਿੰਡਰਾਂਵਾਲੇ ਬੋਲਦੇ ਸਿੱਖਾਂ ਨੂੰ ਹਿੰਦੂਆਂ 
ਦੀ ਗ੍ਰਲਾਮੀ ਦੇ ਸੰਗਲ ਤੋੜਣੇ ਪੈਣਗੇ । ਇਹਦੇ 
ਲਈ ਸੌਟਰਸਾਈਕਲ _ਖ੍ਰੀਦੋ, ਹਥਿਆਰ ਥ੍ਰੀਦੋ'... 
ਬਸਫੌਰ ਕੀ ਸੀ। ਕਾਲੋਂ ਹਾਸ਼ੀਏ ਵਾਲਾ ਇਤਹਾਸ 
ਹੋਰ ਕਾਲਾ ਹ੍ਰੰਦਾ ਗਿਆ । ਹੁਣ ਪੰਜਾਬ ਜਾਂਦਾ ਕਿਥੋਂ ਹੈ ? 
ਵਪਾਰ ਬੰਦ, ਬਸਾਂ ਬੰਦ,ਕਤਲੰ ਗ਼ਾਰਤ ਦੀਆਂ ਵਾਰਦਾਤਾਂ, 
ਹਿੱਟਲਿਸਟ ਵਰਗੇ ਸ਼ਬਦਾਵਲੀ ਦੀ ਏੈਜਾਦ 1 ਹਾਹਾਕਾਰ 
ਮੱਚ ਗਈ । ਲੌਕ ਸਹਿਮ ਰੇਟ । ਲੌਗੈ'ਵਾਲ ਕਰਿੰਦੋ 
'ਮੋਰਚਾ ਤਾਂ ਵਾਪਸ ਲਵਾਂਗੇ, ਜੋ ਮੰਗਾਂ ਮੰਨੀਆਂ ਜਾਣ' 
ਇੰਦਰਾਂ ਕਹਿੰਦੀ : ਮੰਗੀ ਤੇ ਮੰਨੀਆਂ ਜਾਣਗੀਆਂ, ਜ਼ 
ਹਿੰਸਕ ਕਾਰਵਾਈਆਂ ਬਦ ਕੀਤੀਆਂ ਜਾਣ' । ਹਿੰਸਕ 
ਕਾਰਵਾਈਆਂ 'ਦੀ ਜ਼ਿੰਮੋਵਾਰੀ ਕਿਸ 'ਤੇ ਹੈ ? ਲੌਗੋ'ਵਾਲ 
ਕਹਿੰਦੇ ਹਨ 'ਸਰਕਾਰ ਕਰਵਾਉ'ਦੀ ਹੈ ।' ਭਿੰਡਰਵਾਲਾ 
ਕਹਿੰਦੇ ਹਨ 'ਮੌ' ੜਾਂ ਗੁਲਾਮੀ ਦੇ ਸੰਗਲ ਤੋੜ -ਰਿਹਾ ਹਾਂ' 
ਤੇ 'ਸਿੱਲੰਸੈਲਾ ਜਾਰੀ ਰਿਹਾ :..-ਕਾਲੇਂ ਹਾਸ਼ੀਏ ਵਾਲਾ 
ਇੜਹਾਂਸ 'ਦਾ ਕਾਂਡ ਜਿਥੇ ਖਤਮ ਹੋਂਵੇਗ, ਉੱਥੇ ਅਖੀਰ 
ਵਿਚ ਲਿਖਿਆ'ਹੋਵੇਗਾ--ਇਹ ਕਾਂਡ ਲੰਮਾ ਹੋ ਜਾਣਾ ਸੀ, 
ਪਰ ਕੁਝ ਲੌਕ ਪੱਖੀ ਤਾਕਤਾਂ ਫੋਰ ਪੰਜਾਬ `ਵਿਚ ਉਠੀਆਂ 
ਤੇ ਉਹਨਾਂ ਨੇ ਇਹਨਾਂ ਤਿੰਨਾਂ ਪਾਂਡਰਾਂ ਨੂੰ ਲਲਕਾਰ ਕੈ 
ਆਖ਼ਿਆ 'ਪੰਜਾਬ ਸਾਡਾ ਹੈ । ਇਹ ਸਿਖਾਂ ਦਾ ਹੈ; ਇਹ 
ਹਿੰਦੂਆਂ ਦਾ ਹੈ, ਇਹ ਮੁਸੰਲਮਾਨਾਂ ਦਾ ਵੀ ਹੈ, ਇਹ 
ਉਹਨਾਂ ਦਾ ਫੀ ਹੈ, ਜਿਨ੍ਹਾਂ ਨੂੰ ਸਰੇ ਧਰੰਮਾਂ 'ਵਾਲੋ ਨੀਵੀ” 
ਜਾਤਾਂ ਡੇ ਆਖੰਦੇ ਰਹੋ । ਐੱਸ ਇਥੋ ਇਕੱਠੇ 'ਰਹਿਣਾ 
ਹੈ ।'ਅਸੀ' ਤੁਹਾਡੀ ਸਿੰਆਂਸਤ ਤੈਂ” ਤੰਗ ਆ 'ਚੈੱਕੇ ਹਾਂ । 
੨#ਸੀ' 'ਇਸ ਕੰਤਲੌਗਾਰਤ '''ਤੰਗ ਆ `ਚੁੱਕੋ -ਹਾਂ ।' 

'ਅਸੀ' ਤੁਹਾਡੇ ਤੋ ਨਾਬਰ ਹਾਂ । ਅਸੀ ਆਪਣੀਆਂ 
ਹੋਣੀਆਂ ਦੇ-ਆਪ ਮਾਲਕ -ਬਣਾਂਗੇ । 

ਆਓ ਇਸ ਕਾਲੋਂ ਹਾਸ਼ੀਏ ਦੋ ਇਤਿਹਾਸ ਦੇ 
ਆਖਦੀ ਸ਼ਬਦਾਂ ਦੇ ਰਚਨਹਾਰੇਂ ਬਣੀਏ ਤੇ ਇਸ ਇਤਿਹਾਸ 
ਨੂੰ ਸਥਾਪਤ ਕਰਨ ਵਾਲੀ ਆਖਰ ਲਾਈਨ ਤੇ ਹਸਤਾਖਤ 
ਕਰੀਏ । ਗੁਰਸ਼ਰਨ ਸਿੰਘ 


ਰੀ ਦੇ 


ਇਕ ਚਿੱਠੀ 

ਸਮਤਾ ਮਈ 84 _'ਚ ਨਛੱਤਰ ਗਿੱਲ ਤੇ 
ਅਮਰਜੀਤ ਮਾਨਸਾ ਦੀ ਲਿਖਤ ਸਮਤਾ ਦੀਆਂ ਹਨੇਰ 
'ਚ ਟਕਰਾਂ' ਖੁਦ ਉਹਨਾਂ ਦੋਹਾਂ ਦੀਆਂ ਹਨੋਰੋ 'ਚ 
ਟਕਰਾਂ ਹੋ ਨਿਬੜੀ ਹੈ ਤੇ ਉਜ ਚੌਖਟ ਤੋ ਰਤ! ਭਰ 
ਵੀ ਬਾਹਰ ਨਹੀ” ਜਾਂਦੀ ਜਿਸ ਚੌਖਟੋ `ਚ ਸਾਡੇ ਬਹੁਤੇ 
ਥੱਬੋ ਪੱਖੀ ਪਰਚਿਆਂ ਦੈ ਪੰਨਿਆਂ ਦੇ ਪੰਨੇ ਕਾਲ 
ਹੰਦੇ ਹਨ ਮਸਲਨ ਆਪਣੀ ਦਲੀਲ ਲੌਕਾਂ` ਤੱਕ ਲੈ 
ਜਾਣ ਦੀ ਬਜਾਏ ਦ੍ਰਸ਼ਰੇ ਦੀ ਦਲੀਲ 'ਚ ਨ੍ਕਸ ਕੈੱਢਣੇ । 
ਭਾਰਤ 'ਚ ਕਮਿਊਨਿਸਟ ਲਹਿਰ ਦਾ ਇਹੋ ਜ਼ਭ ਤੋ" 
ਫ਼ੱਡਾ ਦੁਖਾਂਤ ਰਿਹਾ ਹੈ । ਜੌ ਸਾਂਰੀਆਂ ਧਿਰਾਂ ਆਪਣੇ 
ਆਪ ਨੂੰ ਠੀਕ ਸਿਧ ਕਰਨ ਤੇ ਦ੍ਰਸਰੀ ਧਿਰ ਨੂੰ ਫ਼ਲਤ 
ਸਥਿਤ ਕਰੇਨ ਤੇ ਜਿੰਨਾ ਜੈਂਰ ਲਾਉ'ਜ਼ੀਆਂ ਹਨ ਉਸ 
ਤੋਂ ਅੱਧਾ ਜ਼ੌਰ ਵੀ' ਕਮਿਊਨਿਸਟ ਸਿਧਾਂਤ ਨੂੰ ਲੋਕਾਂ 
ਤਕ ਖੜਨ ਤੇ ਲਉ ਦੀਆਂ ਤੇ ਦਿਥੇਂ ਕਮਿਊਨਿਸਟ 
ਵਿਜ਼ਰਧਾਰਾਂ ਦੀ" ਹਾਲ੭ ਅਜ ਵਾਂਗ - ਪਤੁਲੀ 
ਨਾ ਹੁੰਦੀ । 

ਅਜ ਹਾਲਤ ਇਹ ਹੈ ਕਿ ਅਸੀ' ਆਪਣੇ, 
ਇਤਿਹਾਸ, ਫ਼ਲਸਫ਼ੇ, ਸਭਿਆਚਾਰਕ ਕਦਰਾਂ ਕੀਮਤਾਂ 
ਦੀ ਉਜਾਰੂ ਸੋਧ, ਜ਼ਰ ਧੱਖ ਲਈ ਯੁਰਜ੍ਹਆਜ਼ੀ ਦੇ 
-ਰਹਿਮਾਂ ਤੋਂ ਹਾਂ ਤੋ ਸਾਰੀਆਂ ਪਾਰਟੀਆਂ ਦੇ ਬਹੁਤੇ 
ਕਾਮਰੇਡ ਰਟੋ ਰਟਾਏ ਚਾਰ ਫ਼ਿਰਕਿਆਂ ਤੱ ਵਧ 
ਭ7ਰਕਸਵਾਦ ਦਾ ਕਰਝ ਨਹੀ” ਜਾਣਦੋਂ - ਹੁੰਦੇ । ਉਹਨਾਂ 
'ਨੂੰ ਰ੍ਰ੍ਸ ਜਾਂ ਚੀਨ ਦੀ ਕਮਿਊਨਿਸਟ ਲਹਿਰ ਬਾਰੇ ਤਾੰ 
ਵਾਕਫ਼ੀ ਹੋਵੇਗੀ ਪਰ ਖੁਦ ਆਪਣੇ ਦੇਸ਼ ਦੀ ਕਮਿਊ- 
ਨਿਸਝ ਲਰਿਰ ਬਾਰੇ ਨੰਹੀ' । ਖੁਦ. ਆਪਣੇ ਸੂਬੇ ਦੇ 
'ਇਤਿਹਸ ਬਾਰੇ ਅਲਫ਼ ਬੈਂ ਨਜ਼ੀ'' ਜਾਣਦੋਂ । ਗੁਰੂ 
ਨਾਨਕ-ਡੋਂ' ਲੋ-ਕੇ ਗਰ ਗੋਬਿੰਦ ਸਿੰਘ, ਬੈਦਾ ਬਹਾਦਰ, 
ਰਣਜੀਤ ਸਿੰਘ, ਅੰਗਰੇਜ਼ਾਂ ਦਾ ਪੰਜ਼ਾਬ ਤੇ _ਕਥੈਜ਼ਾ 
ਇਹ ਹੈ ਉਹਨਾਂ ਲਈ ਪੰਜਾਬ _ਦੇ ਇਤਿਹਾਸ ਦਾ 
ਅਰ਼ਥ । ਕੀ ਇਸ ਸਮੇ' 'ਕ ਲੋਕਾਂ ਨੇ ਜ਼ਬਰ ਦਾ 
-ਵਿਰੌਧ ਨਹੀ ਕੀਤਾ, ਕਿੰਨੇ ਲੌਕ ਆਸ਼ਿਕ ਫਾਂਸੀ ਚਾੜੇ 
ਗਏ'4 ਦੂਲੋ ਭੱਟੀ, ਵਾਂਗ' 'ਡਾਕ੍ਹ' ਪਰਚਾਰ ਕੇ ਕਤਲ 
ਕੀਤੋ ਗਏ. ਅਸ਼ੀਂ: .ਇਿਸ ਪਾਸੋ ਵਲ੍ਹ ਧਿਆਨ ਵੀ 


ਨਹੀ ਦਿੱਤਾ ਕਿਅਇਤਿਹਾਸ ਨੂੰ ਕੁਝ ਰਾਜਿਆਂ ਮਹਾਨ 
ਰਾਜਿਆਂ ਜਾਂ ਧਾਰਮਿਕ ਗੁਰੂਆਂ ਨੇ ਚਮਤਕਾਰਾਂ ਦੇ 
ਅਡਿਆੰ ਚੋ' ਕਢ. ਸੈ ਲੋਕ ਇਤਿਹਾਸ ਬਣਾ ਪੇਸ਼ 
ਕਰੀਏ । ਦੁੱਲਾ ਭੱਟ- ਸ਼ਾਡੇ ਲੱਈ ਅਜੇ ਵੀ `ਡਾਕ੍ਹ 
ਹੈ (ਭਾਣੈ ਕੁਝ ਹਲਕਿਆਂ ਵਲੋਂ ਇਹ. ਯਤਨ ਸ਼ੁਰ੍ਹ ਨੋਏ 
ਹਨ ਪਰ ਸ਼ਰਮ਼੍ਚੇ ਰੂਪ 'ਚ . ਦ੍ਰੇਖ਼ਿਆ ਉਹ ਆਣੇ 'ਚ 


-ਯੂਣ ਬਰਾਬਰ,ਵੀ ਰੀ) ਤੇ ਫਿਰ ਅਸੀਂ” ,ਫਿਰਕਾ;” 


ਪ੍ਰਸਤੀ, ਫਿਤਕੂ ਜਨੂੰਨ ਦਾ ਮੁੰਕਾਬਲਾ ਕਿਸ ਵਿਚਾਰ- 
ਧਾਰਕ ਆਧਾਰ ਤੇ ਕਰ ਸਕਦੇ ਹਾਂ ਜਦੇ' ਸਾਂਡੇ ਕੌਲ 
ਕੋਈ ਅ ਸਾਜ਼ ਵੀ ਨਹੀ' । 

1947 ਤੋ' ਪਹਿਲਾਂ ਤਕ ਦੇ ਬਸਤੀਵ-ਚੀ ਪ੍ਰਬੰਧ 
ਨੂੰ ਛੱਡ ਵੀ ਦੇਈਏ ਤਾਂ ਮਗਰੋ" ਜੋ ਕੁੰਝ _ਕਾਗਰੋਸ ਦੀ 
ਅਗਵਾਈ ਵਾਲੀ ਹਕੂਮਤ ਵਲ" ਪ੍ਰਚਾਰਿਆ, ਪੜ੍ਹਾਇਆ 
ਜਾ ਰਿਹਾ ਹੈ ਊਸ 'ਚੇ ਫਿਰਕੂ ਝਖੜ ਨਹੀ" ਉਠਣਗੇ 
ਤਾਂ ਰੌਰ ਕੀ ਹੰਵੈਂਗਾ ਕਿ ਉਨ੍ਹਾਂ ਧਰਮਨਿਰਪੱਖਤਾ 
ਦੀਆਂ ਦੁਹਈਆਂ ਭਾਵੇ' ` ਕਿੰਨੀਆ _ਵੀ ਪਾਈਆਂ 
ਜਾਣ । ਅਜ ਸਡ ਮ'ਰਕਸਵਾਦ ਸੋਚ ਰਖਣ ਵਾਲਿਅ 
ਲਈ ਇਹ ਕੇਡੰ' ਸ਼ਰਮ ਦੀ ਗਲ ਹੈ ਕਿ ਸ਼ਹੀਦ 
ਭਗ੨ ਸਿੰਘ ਦਾ ਨ' ਹਰ ਕੌਈ` ਆਪਣੀ ਡਲਦੀ 
ਕ੍ਰਰਸੀ ਨੂੰ ਕਾਇਮ ਰੱਖਣ ਲਈ ਵਰਤ ਰਿਹਾ ਹੈ । 


_ ਇੱਸ਼ ਪਰ ਕਸੂਰ ਕਿਹਦਾ ਹੈ ?. ਨਿਰਸੰਦੇਹ ਸਾਡਾ 


ਜਿਹੜ ਉਹਦੀ ਸੰਚ ਦੇ ਵਾਰਸ ਹੁੰਦਿਆਂ ਉਹਦੀਆਂ 
ਲਿਖਤਾਂ, ਉਹਏ ਨਿਸ਼ਾਨਿਆਂ ਨੂੰ ਆਮ ਲੌਕਾਂ ਤਕ 
ਨਨੀ' ਲਿਜਾ ਸਕੇ ਤੇ ਉਹ ਵੀ ਅਜ ਭਗਤ ਸਿੰਘ ਦੈ 
ਵਾਰਸ ਬਣ ਰਹੋ ਹਨ ਜ਼ਿਨ੍ਹ ਭਗਤ ਸਿੰਘ ਨੂੰ ਫ਼ਾਂਸੀ 
ਦੁਆਉਣ ਪਿਛੋ ਕੌਲ ਅਦਾ ਕੀਤਾ ਤੇ ਉਹ ਵੀ ਜਿਹੜੇ 
ਕਹਿ ਰਹੇ ਹਨ 'ਖ਼ਾਲਿਸਤਾਨ 'ਚ ਕਮਿਊਨਿਸਟਾਂ ਲਈ 
ਕੋਈ ਥਾਂ ਨਹੀ ਹਵੈਗੀ` ਉੱਜ ਖੱਬੀ ਧਿਰ ਦੇ ਕਿੰਸੋ ਵੀ 
ਜਰੰਪ ਨੂੰ ਗਲਤ ਸਿਧ ਕਰਨ- ਤੇ ਆਪਣੀ ਪ੍ਰੱਜ਼ੀਸ਼ਨ 
ਨੂੰ ਠੀ ਸਾਬਤ ਰ੍ਰਨ ਲਈ ਸਾਡਾ ਸਾਰਾਂ ਜ਼ੌਰ ਲਗ 
ਜਾਂਦਾ ਹੈ ਪਰ ਉਸਤੋ' ਅੱਧਾ ਜ਼ੋਰ ਵ1 ਜੋ ਕਿਤੇ 
ਅਸੀ ਖ਼ੱਥੀ ਸਿਆਸਤ ਨੂੰ ਲੰਕਾਂ ਤਕ ਖੜਨ ਤੇ 
ਲਇਆ ਹੁੰਦਾ ਤਾਂ ਪੰਜਾਬ ਦਾ ਅਜ ਇਹ. ਹਾਂਲ 
ਨਾ ਹੂੰਦਾ । ਨ 
ਸਾਥੀ ਗਿੱਲ ਤੋਂ ਮਾਨਸ੍ਰਾ ਲਈ ਹੋਰ ਵੋਧੇਰੇ ਪਰਚ੍ਹੈ 
'ਹਨ । ਉਨ੍ਹਾਂ ਦੀ ਸੌੜੀ ਸੋਚਣੀ ਦੇ ਮੋਚ ਦੇ ਜਿ 1੩ ਇਹੋ 
ਕੰਮ ਕਰ ਰਹੋ ਹਨ, ਉਹ ਸਮੜਾ -ਤੋ, ਕਿਉ” ਆਪਣਾ 
ਇਹ 'ਇਨਕਲਾਬੀ' ਦ੍ਰਿਸ਼ਟੀਕੋਣ ਠੌਸਣਾ ਚਾਹੁੰਦੇ ਹਨ 
ਇਸ ਲਿਖਤ ਦੋ ਜੁਆਬ 'ਚ ਤ੍ਹਾਂਡੀ ਸੇਧ -ਨੀਕ ਹੈ ।. 
ਮੱਚਮੁੱਚ ਈ ਸਾਨੂੰ ਬਣੇ ਬਣਾਏ ਦ੍ਰਿਸ਼ਟੀਕੌਣਾਂ ਦੇ ਚੌਖਟਿਆਂ 
ਤੋ ਝਾਹਰ ਆ ਕੇ ਗੱਲ: ਕਰਨੀ ਹੋੜੇਗੀ ਤਾਂ ਹੀ ਕੌਈ 
ਸਾਰਥਕ ਗੱਲ ਹੋ ਸਕੇਗੀ । ਨਹੀ" ਤਾਂ ਇਸ ਜਨੂੰਨ.ਦੋ 
ਹੜ੍ਹ ਚ ਸੰਣਲਣਾ ਬਹੁਤ 'ਮੁਸ਼ਕਲ ਹੰਵੇਗਾ !-ਪ੍ਰੀਤ ਲੜੀ 
ਦੋ ਸੁਮੀਤ ਸਿੰਘ ਤੋਂ -ਬਾਅਦ ਸੁਖਰਾਜ ਖਦਰ .ਦਾ ਕਤਲ 
ਤੇ ਹੋਰ ਕਈ ਕਮਿਊਨਿਸਟਾਂ ਨੂੰ.ਆਰਨ ਦੀਆੰ ਕੌਸ਼ਿਸ਼ਾਂ, 
ਧਮਕੀਆਂ--ਪੁਰ਼ ਅਸੀ ਇਸਦੇ ਮੁਕਾਬਲੇ 'ਚ ਕੀ ਕਰ 
ਰਹੇਂ ਹਾਂ ? ਇਸ਼ ਸਾਂਝੇ ਦੁਸ਼ਮਣੇ ਦੇ ਮੁਕਾਬਲੇ 'ਤੇ ਵੀ 
ਅਸੀ' ਉਹੋ ਪੁਰਾਣੀਆਂ ਬੋਲੀਆਂ ਬੋਲ ਰਹੇ ਹਾਂ ੰਇਿੱਕੋ” 


੭ 


ਜਾਂ ਦ੍ਰਸਰੋ ਢੋਗ ਨਾਲ਼ ਇਕ ਦ੍ਰਸ਼ਰੀ ਧਿਰ ਉਤੇ ਤੌਹਮਤਾਂ 
ਲਾ ਰਹੋ ਹਾਂ-ਜੋ ਅਸੀ ਵਿਚਾਰਧਾਰਕ ਤੌਰ ਤੋਂ ਵੀ 
ਮੈਦਾਨ 'ਚ ਨਹੀ' ਆਉ'ਦੇ, 'ਬਾਕੀ' ਤਾਂ ਬਹੁਤ 'ਵੱਡੀਆਂ” 
ਗੱਲਾਂ ਹਨ । ਨ 

ਅਕਾਲੀਆਂ ਦੋ 'ਧਰਮ ਯੂਧ' ਬਾਰੇ ਹੁਣ ਕੋਈ 
ਭੁਲੇਖਾ ਨਹੀਂ ਰਹਿ ਜਾਣਾ ਚਾਹੀਦਾ ਕਿ ਇਹ 'ਕ੍ਰਝ 
ਜਨੂੰਨੀਆਂ” ਦੇ ਮੂੜ ਮਧਯੱਗ ਦੇ ਮਜ਼੍ਹਬੀ-ਰਾਜਾਂ ਵੱਲ 
ਜਾਣ ਦੋ 'ਸੁਪਨੇ ਦੀ ਸਾਜ਼ਿਸ਼ ਦਾ ਇਕ ਹਿੱਸਾ ਹੈ ਇਜ 
ਗੱਲ ਨਾਲ' ਕੋਈ ਫ਼ਰਕ ਨਹੀਂ” ਪੈਦਾ ਕਿ ਕੌਈ ਅਕਾਲੀ 
ਆਗੂ ਕਿਹੜੀ ਬੋਲੀ ਬੌਲ ਰਿਹਾ ਹੈ । ਜੋ ਮੌਰਚੇਂ ਦੋ ਸ਼ੁਰਹ 
ਤੋਂ ਲੰ ਕੇ ਅੱਜ ਤੱਕ ਦੇ ਪੈ'ਤੜਿਆਂ, ਬਿਆਨਾਂ ਤੋਂ 
-ਐਕਸ਼ਨਾਂ ਦਾ ਗੈਭੀਰਤਾ ਨਾਲ਼ - ਅਧਿਅਨ ਕਰੀਏ ਤੋਂ ਸਿੱਖ 
ਪਰ੍ਹਜਨਲ ਲਾ, ਔਰਤਾਂ ਨੂੰ ਜਾਇਦਾਦ ਦੋ ਹੱਕ ਤੋੱ 
ਵਾਂਝਿਆ ਕਰਨਾ ਇਹਤੋ' ਕੀ ਕੁਝ ਸਮਝਿਆ ਨਚੀਂ` 
ਜਾ ਸਕਢਾ ?. ਬਲਬੀਰ ਪਰਵਾਨਾ 


2. ਐਡੀਟਰ ਇੰਡੌਕਨੌਡੀਅਨ ਟਾਈਮਜ਼ ਵੈਨਕੂਵਰ 
ਦੇ ਨਾਂ ਇਕ ਚਿੱਠੀ 
(ਨਸਲਵਾਦ ਵਿਰ੍ਰੱਧ ਸੰਘਰਸ਼ ਸੁੰਮਤੀ ਕਨੇਡਾ ਵੱਲੋ” 
ਨਾਟਕ 'ਇਕ ਕ੍ਰਸੀ, ਇਕ ਮੋਰਚਾ ਤੇ ਹਵਾ ਵਿਚ 
ਲਟਕਦੇ ਲੌਕ', ਕੀਤਾ ਗਿਆ ਤਾਂ ਉਹੁਦੇ ਵਿਰੁੱਧ 
'ਇੰਡੋਕਨੌਂਡੀਅਨ ਦਾਈਮਜ਼' ਵਿਚ ਕੁਝ ਚਿੱਠੀਆਂ 
ਛਪੀਆਂ । ਨਾਟਕ ਦੇ ਲੰਖਕ ਦੀ ਹੈਸੀਅਤ ਵਿਚ 
ਇਹਨਾਂ ਚਿੱਠੀਆਂ ਦਾ ਜਵਾਸ਼ ਮੌਰੇ ਵੱਲੋ" ਦਿੱਤਾ 
ਗਿਆ । ਇਹ ਪਾਠਕਾਂ ਦੀ ਦਿਲਚਸਪੀ ਲਈ ਇਥੋ 
- ਢਿਡਾ ਜਾ ਰਿਹਾ ਹੈ) 
ਆਪ ਜੀ ਦੇ ਅਖਬਾਰ 27 ਅਪ੍ਰੈਲ, 2 ਮਈ ਢੇ 
ਅੰਕਾਂ ਵਿਚ ਮੇਰੇ ਲਿਖੋ ਨਾਟਕ 'ਇਕ ਕੁਰਸੀ, ਇਕ 
ਮੋਰਚਾ ਤੇ ਹਵਾ ਵਿਚ ਲਟਕਦੇ ਲੋਕ' ਬਾਰੇ ਪ੍ਰੀਤਮ ਸਿੰਘ 
ਸਰੀ ਅਤੇ ਮਨੋਹਰ ਸਿੰਘ ਅਟਵਾਲ ਵੱਲੋਂ' ਕਰਝ ਟਿੱਪਣੀਆਂ 
ਪੜ੍ਹਨ ਨੂੰ ਮਿਲੀਆਂ ਹਨ । ਮੈਂ” ਇਹਨਾਂ ਸੱਜਣਾਂ ਦਾ 
ਧਿਆਨ ਕ੍ਝ ਗੱਲ” ਵੱਲ ਦਵਾਉਣਾ ਚਾਹੁੰਦਾ ਹਾਂ । 
ਪਹਿਲੀ ਗੱਲ ਇਹ ਕਿ ਪੰਜਾਬ ਵਿਚ ਕਾਂਗਰਸ 
ਅੜੋ ਅਕਾਲੀ ਹੀ ਦੋ ਧਿਰਾਂ ਨਰੀ“ ਹਨ । ਇਕ'ਧਿਰ 
ਹੋਰ ਵੀ ਹੈ ਅਤੇ ਇਹ ਧਿਰ ਇਸ ਵੌਲੋਂ ਵੱਡੀ ਗਿਣਤੀ 
ਵਿਚ ਹੈ, ਜੇ ਇਹ ਸਮਝਦੀ ਹੈ ਕਿ ਇਕ ਪਾਸੋ ਇੰਦਰਾ 
ਅਤੇ ਉਹਦੀ 'ਕਾਂਗਰਸ ਹਿੰਦੋਸਤਾਨ ਵਿਚ ਇਕ ਭ੍ਰਿਸ਼ਟ 
ਅਤੇ.ਨਿਕੇਮੇਂ :ਰਾਂਜ ਦੀ ਜਨਮਦਾੜਾ ਹੈ ਤਾਂ ਦੂਜੋ ਪਾਸੇ 
ਇਹ--ਵੀ ਯੰਕੀਨ ਨਾਲ ਕਿਹਾ ਜਾ ਸਕਦਾ ਹੈ ਕਿ 
ਅਕਾਲੀਆਂ ਕੋਲ ਵੀ ਲੋਕਾਂ ਦੇ ਫੌਰੀ ਮਸਲਿਆਂ ਦਾ 
ਕੋਈ ਹੱਲ ਨਹੀ ਅਤੇ ਉਹ 'ਧਰਮ ਯੁੱਧ' ਦੇ ਨਾਂ ਤੇ ਲੋਕਾਂ 
ਨੂੰ ਗੁੰਮਰਾਹ ਕਰ ਰਹੇ ਹਨ । ਪਿਛੱਠੇਂ ੧7 ਸਾਲਾਂ ਵਿਚ 
9 


ਅਕਾਲੀਆਂ .ਨੇਂ ਪੰਜਾਬ ਵਿਚ ਤਿੰਨ ਵਾਰ ਰਾਂਜ ਕੀਤਾ 
ਹੈ ਅਤੇ ਪੰਜਾਬ ਦਾ ਬੱਚਾ ਬੱਚਾ ਜਾਣਦਾ ਹੈ ਕਿ ਉਹਨਾਂ 
ਦਾ ਰਾਜ ਕਿਸੇ ਗੱਲ ਵੀ ਕਾਂਗਰਸ ਦੇ ਰਾਜ ਨਾਲੋ ਰੱਤੀ 
ਮਾਤਰਾ ਵਿਚ ਵੀ ਚੰਗਾ ਨਹ" ਸੀ । ਕਠੇਡਾ ਵਿਚ ਵੱਸਦੋ 
ਪੰਜਾਬੀ, ਜਿਨ੍ਹਾਂ ਵਿਚ ਬਹੂੜੇ ਸਿੱਖ ` ਭਰ” ਹਨ, ਇਹ 
ਕਿਉ” ਨਹੀ ਜਾਣਦੇ ? $ 

ਇਹ ਨਾਟਕ ਤੀਜੀ ਧਿਰ ਦੀ ਸੋਚਣੀ ਵਾਲੋ ਲੌਖਕ 
ਦਾਂ ਹੈ । ਇੰਦਰਾ ਰਾਜ਼ ਦੇ ਵਿਰੁੱਧ ਲੜਨ ਵਿਚ ਇਸ 
ਤੀਜੀ ਧਿਰ ਦਾ ਵੱਡਾ ਹਿੱਸਾ ਹੈ। ਔਮਰਜੈੱਸੀ ਦੇ 
ਦਰਮਿਆਨ ਪੰਜਾਬੀ ਲੇਖਕਾਂ ਵਿਚੋ ਇਸ ਨਾਟਕ ਦੇ 
ਲੋਖਕ ਦਾ ਦਾਅਵਾ ਹੈ ਕਿ ਉਹਨੇ ਆਪਣੇ ਨਾਟਕਾਂ ਵਿੱਚ 


`ਇੰਦਰਾ ਦੀ ਤਾਨਾਸ਼ਾਹੀ ਦੇ ਵਿਰੁੱਧ ਜ਼ੋਰਦਾਰ ਆਵਾਜ਼ 


ਉਠਾਈ ਅੰਤੇ ਹਰ ਕਿਸਮ ਦਾ ਮਾਨਸਿਕ ਅਤੇ ਸਰੀਰਕ 
ਤਸੀਹਾ ਆਪਣੋ ਉਪਰ ਝੱਲਿਆ । ਪਰ ਇਸਦੇ ਨਾਲ 
ਹੀ ਆਪਣੇ ਲੋਕਾਂ ਨੂੰ ਅਕਾਲੀ 'ਸਰਦਾਰਾਂ' ਅਤੇ ਫਿਰਕ੍ਹ 
ਜਨੂੰਨੀਆਂ ਬਾਰੇ ਚੋਤਨ ਕਰਨਾ 'ਅਤੇ ਖਬਚ਼ਦਾਰ ਕਰਨਾ 
ਤੀਜੀ ਧਿਰ ਵਾਊਨਆਂ ਦਾ ਵੱਡਾ ਫਰਜ਼ ਹੈ । 

ਇਹ ਨਾਟਕ ਪੰਜਾਬ ਦੇ ਪਿੰਡਾਂ ਵਿਚ, ਸ਼ਹਿਰਾਂ 
ਦੀਆਂ ਸੜਕਾਂ ਤੇ ਇਕ ਸੌ ਤੋਂ ਵੱਧ ਵਾਰ ਖੋਡਿਆ ਜਾ 
ਚੁੱਕਾ ਹੈ ਅਤੇ ਇਸ ਦੌਰ ਦਾ ਸਾਰਿਆਂ ਨਾਲ" ਵੱਧ ਮਕਬੂਲ 
ਨਾਟਕ ਹੈ ਕਿਉਕਿ ਇਹ ਸ਼ਕਤੀਫ਼ਾਲੀ ਤਰੀਕੇ ਨਾਲ 
ਸਾਧਾਰਨ ਪੰਜਾਬੀਆਂ ਦੇ ਜਜ਼ਬਿਆਂ ਦੀ ਤਰਜਮਾਨੀ 
ਕਰਦਾ ਹੈ, ਜੌ ਇਸ ਯੁੱਧ ਅਤੇ' ਪੰਜੀਬ ਹਰਿਆਣਾ ਵਿਚ 
ਕਤਲੌਗ਼ਾਂਰਤ ੜੇ” ਤੰਗ ਆ ਚੁੱਕੇ ਹਨ । ਕਰਸੀ 
(ਕਾਂਗਰਸ) ਤੇ ਖ਼ੋਰਚਾ (ਅਕਾਲੀ).ਦੇ ਦਰਮਿਆਨ ਜਿਹੜਾ 
ਸੰਘਰਸ਼ ਚਲ ਰਿਹਾਂ ਹੈ, ਉਹ ਇਕ ਸਾਧਾਰਨ ਬੰਦ ਦੇਂ 
ਰੁਜ਼ਗਾਰ ਦੋ ਮਸਲੇ, ਬਾਨਿਆਂ ਵਿਚ ਧੀਆਂ ਭੌਣਾਂ ਦੀ 
ਖ੍ ਆਰੀ ਦੇ ਮਸਲੇ, ਭਿਸਾਨਾਂ ਨੂੰ ਆਪਣੀ ਜਿਣਸ, ਦੇ 
ਵਾਜਬੀ ਭਾਅ ਦੇ ਮਸਲੋ ਆਦਿਕ ਨੂੰ ਹੱਲ ਨਹੀ ਕਰਦਾਂ । 
ਵੱਧ ਪਾਣੀਆਂ ਦਾ ਮਸਲਾ ਹਰਿਆਨਾਂ ਅਤੇ ਰਾਜਸਥਾਨ 
ਦੇ ਪਾਣੀ ਬੰਦ ਕਰਕੇ ਨਹੀਂ ਹਲ ਹੋ ਸਕਦਾ4 ਉੱਥੋਂ 
ਵੀ ਇਹ ਪਾਣੀ ਸਾਪਾਰਨ ਕਿਸਾਨਾਂ ਕੌਲ ਜਾ ਰਿਹਾ ਹੈ, 
ਜਿਸ ਵਿਚ ਸਿੱਖ ਕਿਸਾਨਾਂ ਦੀ ਗਿਣਤੀ ਬਹੁਤ ਵਡੀ ਹੈ, 
ਸਗੌਂ' ਨਵੇ ਡੌਮ ਬਨਾਉਣ ਅਤੇ ਨਵੇ' ਬਿਜਲੀ ਘਰ 
ਬਨਾਉਣ ਵਿਚ ਹੱਲ ਹੈ । ਪੰਜਾਬ ਲਈ ਅੰਮ੍ਰਿਤਸਰ, 
ਜਲੰਧਰ, ਲੁਧਿਆਨਾਂ, ਪਟਿਆਲਾ ਆਦਿਕ ਸ਼ਹਿਰਾਂ ਦਾਂ 
ਅਤੇ ਹਜ਼ਾਰਾਂ ਪਿੰਡ ਦਾ ਵਿਕਾਸ ਸਫੈਦ ਹਾਥੀ ਚੈਦੀਗੜ੍ਹ 
ਲੈਣ ਨਾਲੌਂ' ਵਡਾ ਮੱਸਲਾ' ਹੈ । ਨਾਟਕ ਵਿਚ ਇਹ ਸਭ 
ਕ੍ਰਝ ਦਿਖੀਇਆ ਗਿਆ ਹੈ । < 

ਕੈਨਡਾ ਅੜੇ ਹੌਰ ਬਾਹਰਲੇ ਦੇਸ਼ਾਂ ਵਿਚ ਵੱਸਦੇ 
ਸਿਖਾਂ ਨੂੰ ਬਦੇਸ਼ੀ ਆਲੇ ਦੁਆਲੇ ਵਿਚ ਅਪਣਾ ਸਭਿਆ= 


੮ 


ਚਾਰ ਬਚਾਉਣਾ ਜ਼ਰੂਰ ਮੁਸ਼ਕਿਲ ਹੈ । ਉਹਨਾਂ ਦੇ ਬੱਚ ਪਨਾਬਤਾ ਹਦ`ਹਨ 7109₹€੮-੫- ੪= 
ਅਪਣਾ ਸਿੱਖੀ ਸਰੂਪ ਨਹੀ' ਕਾਇਮ ਰੱਖ ਸਕਦੈ, ਇਹਦੇ ਇਸ ਖਤਰੇ ਬਾਰੋਂ ਖੁਸ਼ਵੰਤ ਸਿੰਘ ਹੌਰਾਂ ਨੇ ਸਹੀ ਆਵਾਜ਼ 
ਬਾਰੋ ਉਹਨਾਂ ਦਾ ਸੋਚਣਾ ਬਣਦਾ ਹੈ । ਪਰ ਇਹਦਾ ਇਹ ਉਠਾਈ ਹੈ ਕਿ ਪੰਜਾਬ ਦੇ ਬਾਹਰ ਰਹਿ ਰਹੋ ਲੌਕਾਂ ਨੂੰ 
ਮਤਲਬ ਨਹੀਂ" ਕਿ ਪੰਜਾਬ ਵਿਚ ਵੀ ਸਿੱਖ ਪੁੰਥ ਨੂੰ 'ਕੰਟ ਕੇਈ ਫੰਡ ਅੰਮ੍ਰਿਤਸਰ ਨਹੀ” ਭੌਜਣਾ ਚਾਹੀਦਾ, ਕਿਉਕਿ 


ਬਾਹਰ ਤੋ" ਖਾਈ ਜਾ ਰਿਹਾ ਹੈ । ਗੁਰਦੁਆਂਰਾਂ ਇਹ ਫੰਡ ਉਹੰਨਾਂ ਹਥਿਆਰਾਂ ਨੂੰ ਖੀਂਦਨ ਲਈ ਵਰਤਿਆ 
ਪ੍ਰਬੰਧਕ _ਕਮੌਟੀ ਕੋਲ ਕ੍ਰੇੜਾਂ ਦਾ ਬੱਜਟ ਸਿੱਖੀ __ ਜਏਗਾ, ਜੋ ਉਨ੍ਹਾਂ ਦੇ ਭਵਿੱਖ ਨੂੰ ਤਬਾਹ ਕਰ ਰਹੇ ਹਨ । 
ਪਰਚਾਰ ਲਈ ਹੈ । ਗੁਰਦੁਆਰਿਆਂ ਦੀ ਗਿਣਤੀ __ ਧੁਰਮ ਦੇ ਝਰੌਖੋ ਤੱ" : ਹਰਦੀਪ ਸਿੰਘ ਬੋਬਈਂ 
ਹਰ ਦਿਨ ਵੱਧਦੀ ਜਾ ਚਹੀ ਹੈ । ਪੰਜਾਬ ਦੇ __ ਇਕ ਸਵਾਲ 

ਰਾਜ ਭਾਗ ਵਿਚ ਜਿਖ ਅਫਸਰਸ਼ਾਹੀ ਦਾ ਪੂਰੀ ਗ਼ਲਥਾ ਜਦ ਧਰਮ, ਮਜ਼ਹਬ, ਰਿਲੀਜਨ ਇਕੋਂ ਈਸ਼ਵਰੀ 
ਇਹ ਚਿੱਟੇ ਦਿਨ ਵਰੂਗੀਆਂ ਸਚਾਈਆਂ ਹਨ । ਪੰਜਾਬ ਨੂੰ ਗਿਆਨ ਢਿੰਦੋਂ ਹਨ, ਇਕੋ ਉਪਦੋਜ਼ ਚਿੰਦੋ ਹਨ ਖਾਲਕ 
ਉਜਾੜਣ ਵਿੱਚ ਇੰਦਰਾ ਦੇ ਨਾਲ ਨਾਲ ਅਕਾਲਅ' ਦੀ ਖ਼ਲਕ ਨਾਲ ਪਿਆਰ ਕਰੇਂ, ਸਰਬਤ ਦਾ ਭਲਾ ਕਰ, 
ਦਾ ਵੀ ਪ੍ਰ ਹਿਸਾ ਹੈ । ਇਹ ਪੰਜਾਬ ਦੇ ਸਾਧਾਰਨ ਲੋਕਾਂ ` ਵਿਰੋਧੀ ਨੂ ਸ਼ਿਮਾ ਕਰੋਂ, ਉਸਦੀ ਵਿਰੋਧੜਾਈ ਨੂੰ ਬਰਦ- 


ਦਾ ਫਤਵ' ਹੈ (ਜਿਸ ਵਿਚ ਸਿੱਖ, ਹਿੰਦੂ, ਹਰੀਜਨ ਸਭੇ ਸ਼ਤ ਕਰੌ, ਫਿਰ ਧਰਮਾਂ ਦੀ ਗਿਣਤੀ ਇਤਨੀ ਕਿਉ, 
ਲੌਕ ਸ਼ਾਮਿਲ ਹਨ) ਇਹ ਕੋਈ ਵਿੰਦਰਾ ਦੇ ਚਾਣੜਿਆ ਇਕ ਦ੍ਰਸਰੇਂ ਤੋ" ਅਡਰੇ ਕਿਉ, ਇਕ ਧਰਮ ਨੂੰ ਮੰਨਣ 


ਦਾ ਫਤਵਾ ਨਹੀ" । ਕੈਨਡਾ ਵਾਲ ਪੋਰੋ ਵੀਰੋ ਫਿਹਨਾਂ __ਵਾਲੋ ਦੂਸਰੇ ਧਰਮ ਨੂੰ ਮੰਨਣ ਵਾਲਿਆਂ ਵਿਚ ਲੜਾਈ 
ਨੂੰ ਸਮਝੋ । ਅਪਣੇਂ ਕੀਮਤੀ ਧੰਨ ਨਾਲ ਪੰਜਾਬ ਨੂੰ ਉਜਾੜਣ __ ਕਿਉ 7 ੍ 
ਵਿੱਚ ਹਿੱਸਾ ਨਾਂ ਪਾਓਂ ਇਕੋ ਧਰਮ ਵਿਚ ਬਹੁਤੀਆਂ ਵੰਨਗੀਆਂ ਕਿਉ” ? 

ਇਹ ਨਾਂਫਕ ਹਾਥੀ ਦੇ ਦੋ ਨਹੀਂ, ਜਿਸ ਤਰ੍ਹਾਂ __ ।ਜਿਫੋ' ਇਸਲਾਮ ਵਿਚ ਸ਼ੀਹਾ ਸ੍ਰੰਨੀ, ਮਿਰਜ਼ਈ, ਬਹੁਰਾਈ। 


ਕਿ ਮਨੌਹਰ ਸਿੰਘ ਹੋਰਾਂ ਨੇ ਲਿਖਿਆ ਹੈ । ਇਹ ਸ਼ਪਸ਼ੱਟ __ ਦ੍ਰਿਝ) ਵਿਚ ਕੈਥਲਿਕ` ਪ੍ਰੇਟੈਜਟਿੰਟ) ਹਿੰਦੂਆਂ ਵਿਚ 


ਦੌਦ ਹਨ । ਕਾਂਗਰਸ ਅਤੇ ਅਕਾਲੀਆਂ ਦੀ ਸਿਆਸਤ ਨ 
< ਨ ੧ ਵਰ. ਰੈ 
ਦੇ ਵਿਰ੍ਧ ਦ ” ਹਨ । ਇਹ ਅੰਦਰ" ਤੇ ਬਾਹਰ” ਇਕ _- ”ਨਾਂਤੰਨੀ, ਸਮਾਜੀ) ਸਿੱਖਾਂ ਵਿਚ ਨਾਮਧਾਰੀ, ਨਿਰੈਕਾਰੀ, . 


ਸੱਚੇ ਵਾਂਗ ਇਕੋ ਹਨ । ਰਾਧਾ ਸਵਾਮੀ ਆਦਿ ਕਿਉ” ? 
--ਗਰਸ਼ਰਨ ਸਿੰਘ ਨਾਟਕਕਾਰ "ਮਜ਼ਹਬ ਨਹੀ” ਸਿਖਾਤਾ ਆਪਸ ਸੋ" ਬੈਰ ਰਖਨਾ" 
3. ਇਕ ਹੋਰ ਚਿੱਠੀ _ ਹਮ ਫਿੱਜ਼ ਪਾਕਿਸਤਾਨ ਬੰਗਲਾ ਦੋਸ਼ ਲੜੇ ਕਿਉ ? ਇਰਾਨ 
ਇਹ ਗੱਲ ਅਸੀ" ਸਾਰੇ ਹ] ਜਾਣਦੇ ਹਾਂ ਕਿ ਪਾਕਿ= __ ਇਰਾਂਕ ਲੜਦੇ ਕਿਉ” ? 
ਸਤਾਨ ਬਨਾਉਣ ਵਿਚ ਬਹੁਤ ਸਰਗਰਮ ਹਿੱਸਾ ਉਹਨਾਂ “ਵੇਂ ਧਰਮ ਸਰੋਅ ਪਰ ਧਰਮ ਭਇਆ ਭਹ, 
ਇਲਾਕਿਆਂ ਢੇ ਮੁਸਲਮਾਨਾ ਨੋ ਪਾਇਆ ਜੋ ਹੁਣ ਪਰ ਧਰਮ ਪਰੀਤੌਜਮ ਮਾਮਕਮ _ਸਰਨਮ ਬ੍ਰਜ'' ਅਰਥਾਤ 
ਪਾਕਿਸਤਾਨ ਦਾ ਹਿੱਸਾ ਨਹੀ" । -ਪਾਕਿਸਤਾਨ ਬਣਨ ਦਾ ਦ੍ਰਸਰੋਂ ਵਾ ਧਰਮ ਡਰੌਣ' ਹੈ, ਮੋਰ' ਧਰੋਮ ਸਰਬ ਸਰੋਸ਼ਠ 


ਨਕਸਾਨ ਵੀ ਬਹੁਤਾ ਉਹਨਾਂ ਨੂੰ ਹੀ ਹੋਇਆ ਜਦੋਂ" ਉਹ ਹੈ ਤਾਂ ਕਿ ਦ੍ਰਸਰਾ ਧਰਮ ਛੱਡ ਕੇ ਮੇਰੋ ਧਰਮ ਵਿਚ ਆ 
ਆਪ ਹਿੰਦੋਸਤਾਨ ਵਿਚ ਇਕ ਤਰਸਯੋਗ ਘੱਟ ਗਿਣਤੀ __ ਜਉ । ਦ੍ਰਸਰੋ ਦੇ ਧਰਮ ਦੀ ਨਿੰਦਾ ਕੀਤੀ ਜਾਂਦੀ ਹੈ 
ਵਿਚ ਰਹਿ ਗਏ। ਇਹ ਦੇਖਿਆ ਜਾ ਰਿਹਾ ਹੈ ਕਿ _ ਕਿਉ? ਅਪਣੇ ਧਰਮ ਦੋ ਗੁਣ ਗਾਏਂ ਜਾਂਦੇ ਹਨ ਕਿਉ' ? 


ਖਾਲਿਸਤਾਨ ਲਹਿਰ ਵਿਚ ਬਹਤੀ ਸਰਗਰਮੀ ਉਹ ਵਿਖਾ ਸਾਰੀਆਂ ਪਾਰਟੀਆਂ ਕੌਮੀ ਤੇ ਸੂਬਾਈ ਦਾਅਵਾ 
ਰਹੋ ਹਨ. ਜੇ ਪੰਜਾਬ ਤੋਂ' ਬਾਹਰ ਰਹਿਣ ਵਾਲੋ ਸਿਖ ਹਨ। __ ਕਰਦੀਆਂ ਹਨ ਕਿ ਉਰ ਵਿਰਕਾਪ੍ਰਸਤ ਨਹੀ” ਹਨ, .ਉਨ੍ਹਾਂ 


ਖਾਲਿਸਤਾਨ ਬਣਨ ਨਾਲ ਹਰਿਆਨਾ, ਦਿਲੀ ਜ' ਹਿੰ ਢੋ- ਦੇ ਮੋਰਚੇ ਫਿਰਕਾਪ੍ਰਸਤੀ ਤੇ ਅਧਾਰਤ ਨਹੀਂ. ਹਨ, ਫਿਰਕੂ 
ਸਤਾਨ ਵਿਚ ਹੌਰ ਇਲਾਕਿਆਂ ਵਾਲੇ ਸਿਖਾਂ ਨੂੰ ਹੀ ਬਹੁਤਾ ਸਦਭਾਵਨਾ ਦਾ ਉਹ ਪਰਚਾਰ ਕਰਦੇ ਹਨ, ਫਿਰਕਾਪ੍ਰਸਤੀ 
ਨੁਕਸਾਨ ਹੋਣਾ ਹੈ । ਇਸ ਗੱਲ ਦਾ ਅਸੀ ਪੜਾ ਨਹੀਂ` __ ਦੇ ਵਿਰੁੱਧ ਹਨ, ਸਾਰੀਆਂ ਪਾਰਟੀਆਂ ਰਲ ਕੇ ਕੌਮੀ 
ਕਿਉ` ਅਹਿਸਾਸ ਨਹੀ' ਕਰਦੇ ? ਸਾਨੂੰ ਇਕ ਸ਼ਵਨ- __ ਏਕਤਾ ਦਾ ਸਮਾਗਮ ਕਰਦੀਆਂ ਹਨ, ਕੰਠੀਆਂ ਅਮਨ 
ਵ'ਦੀ ਜਹੀ ਫੂਕ ਹੈ ਕਿ ਅਸੀ' ਸਿੱਖ ਬੜੇ ਬਹ'ਦਰ ਹਾਂ ਮਾਰਚ ਕਰਦੀਅ' ਹਨ । ਫਿਰਕਾਪ੍ਰਸਤੀ ਮੁਰਦਾਬਾਦ ਦੇ 
ਤੇ ਇਕ ਸਿੱਖ ਸਫਾ ਲੱਖ ਹਿੰਦੂਆਂ ਦੋ ਬਰ'ਬਰ ਹੈ। __ ਨਾਹਰੇ ਲਾਉੱ'ਦੀਆਂ ਹਨ, ਫਿਰ ਇਹਨਾਂ ਰਾਜਸੀ 


ਪਰ ਸਚਾਈ ਇਹ ਹੈ ਕਿ ਅਜ਼ ਦੋ ਅਧੁਨਿਕ ਯੁੱਗ ਵਿਚ ਪਾਰਟੀਆਂ ਵਿਚ ਫਿਰਕ੍ਰ ਭਾਵਨਾ ਫਿਰਕ੍ਹ ਪਾਲਸੀ ਹਾਵੀ 

ਇਕ ਬੰਦਾ ਇਕੋ ਹੀ ਬੰਦੇ ਦੇ ਬਰਾਬਰ ਹੈ । ਅਗਰ __ ਹ੍ਰੈਦੀ ਹੈ ਕਿਉਂ" 

ਪੰਜਾਬ ਦੇ ਹਿੰਦੂਆਂ ਨੂੰ ਪੰਜਾਬ ਤੋਂ` ਬਾਹਰ ਆਉਣਾ ਹਿੰਦ ਸਰਕਾਰ ਸੈਕ੍ਰਲਰ ਧਰਮ ਨਿਰਪੇਖ ਦਾ 

ਪਿਆ ਤਾਂ ਲੱਖਾਂ ਸਿਖਾਂ ਦਾ ਡੱਵਿਖ ਹਨੈਕੇਂ ਵਿਚ ਹੈ ਜੌ ਦਾਅਫਾਂ 'ਕਰਦੀ ਹੈ, ਪਰ ਹਰ ਕੰਮ ਇਸਦੋ ਖਾਂਸ ਇਕ 
8 


੮੧੬ 
[ਮੀ 


ਹਨ ਕਿਉ” ? 
ਜਦ ਕਿ ਵਿਦਿਆ ਵਿਗਿਆਨਕ ਹੈ, ਸਾਰੋ ਫਿਰਕੇ 

ਦੇ ਲੋਕ ਇਕੱਠੇ ਪੜ੍ਹਦੇ ਹਨ ਫਿਰ ਸਕਲ ਕਾਲਜ, 
ਯੂਨੀਵਰਸਿਟੀਆਂ ਦੋ ਨਾਮ ਖਾਸ ਖਾਸ ਫਿਰਕਿਆਂ ਦੋ 
ਨਾਮ ਨਾਲ ਜੌੜੋ ਜਾਂਦੇ ਹਨ, ਕਿਉ" ? ਜਿਵੇ ਖਾਲਸਾ 
ਸੰਕੂਲ, ਹਿੰਦੂ ਕਾਲਜ, , ਹਿੰਦੂ ਯ੍ਨੀਵਰਸਿਟੀ, ਮੁਸਲਿਮ 
ਯੂਨੀਵਰਸਿਟੀ ਆਦਿ । ' ਕਿਸੋਂ ਵਿਦਿਆਲ ਵਿਚ ਸਿਰਫ਼ 
ਗੀਤਾ, ਵੇਦ, ਗਾਇਤ੍ਰ; ਕਿਸੋਂ ਵਿਚ ਸਿਰਫ਼ ਗੁਰਬਾਣੀ 
ਕਿਸੇ ਵਿਚ ਸਿਰਫ਼ ਕ੍ਰਾਨ ਤੋਂ ਬਾਈਬਲ ਪੜ੍ਹਾਈ ਜਾਂਦੀ 
ਹੈ, ਕਿਉ ? ਜੇ ਮਾਨਵ ਸਮਾਜ ਇਕ ਹੈ ਇਸਦਾ ਮਾਨਵੀ 
ਧਰਮ ਵੀ' ਇਕ ਹੈ ਇੰਸਨੂੰ ਇਕ ਧਰਮ ਕਰਕੇ ਪੜਾਇਆ 
ਨਹੀ” ਜਾਂਦਾ ਕਿਉਂ ? ਧਰਮ ਅਨੈਕ ਮਾਨਵੈਂਤਾਂ ਏਕ ਕਿਹਾ 
ਜਾਂਦਾ ਹੈ ਕਿਉ' ? ਇੰ 
ਇਹੋ ਸਵਾਲ ਮਮ੍ਰਲੀ ਨਹੀ' । ਇਸੇ ਸਵਾਲ ਨੇ 
ਦੂਨੀਆਂ ਨੂੰ ਔਖਿਆਂ ਕੀਤ੍ਰਾਂ ਹੋਇਆ ਹੈ ।, ਇਸ ਸਵਾਲ 
ਦਾ ਹੱਲ ਲੱਭੋ ਬਗੈਰ ਦੁਨੀਆਂ ਸੌਖੀ-ਨਹੀ` ਹੋ ਸਕਦੀ । 


ਲੰੜਾਈ ਝਗੜੇ ਖਤਮ ਨਹੀ" ਰੌਣ ਲੱਦਗੇਂ ।' ਇਸਨੂੰ ਨਿੱਜੀ : 


ਸੰਮਝਕੇ ਨਾਂ ਛੱਡੋ । ਬਚੰਪਨ ਤੇ`.ਹੀ ਇਸਦੀ ਇਹੋ ਜਹੀ 
ਗੁੜਤੀ ਮਿਲਦੀ ਹੈ, ਇਸੇਦੋ ਜਨੂੰਨ ਦੀਂ ਚੰਗ਼ਿਆੜੀ 
ਮਘਦੀ ਰਹਿੰਦੀ ਹੈ ਜੋ ਵਡਿਆਂ ਹੋ ਕੇ ਭਾਂਬੜ ਬਣਕੇ 
ਵਿਰਾਟ ਰੂਪ ਅਖਤਿਆਰ ਕਰਦੀ ਹੈ । ਧਾਰਮਕ ਅਦਾਰੇ 
ਵਿਹਲੜਾਂ ਦੇ ਡੋਰੇ ਬਣ' ਜਾਂਦੇ ਹਨ । ਰਚਨਾਤਮਕ ਕੰਮ 
ਡਾਂ ਕਿਤੇ ਰਿਹਾ 'ਵਿਟਲੜ ਮਨ ਸ਼ੌਤਾਂਨ ਦਾ ਚਰਖਾ ਬਣ 
ਜਾਂਦਾ ਹੈ ਤੇ ਵਿਹਲੇੜਾਂ ਦਾ ਸਭਿਆਚਾਰ ਜਿਰਜਦਾ ਹੈ' 
'ਇਹਨ੍ਹਾਂ ਧਰਮਸਾਲਾ ਦੀਆਂ ਰੋਟੀਆਂ, ਤਿੰਨ ਕੌਮ ਕੈਰੌਨ 1 
ਜੱਡ ਗਾਲਣ, ਮੱਤ ਮਾਰਨ ਤੇ ਚੰਗੇ ਕੰਮਕਰਨ ਨ' ਦੇਣ।' 

ਕੀ 'ਧਰਮ' ਦਾਸ ਤੇ ਜਗੀਰਦਾਰੀ ਜੁਗ ਦੀ ਉਪਜ 
ਨਹੀ" ? ਉਸੇ ਪ੍ਰਬੰਧ ਨੂੰ ਮਜ਼ਬੂਤ ਕਰਨ  ਈ ਇਹ ਵਡਾਂ 
ਹਥਿਆਰ ਨਹੀਂ” ? ਫਿਰ ਇਸ ਵਿਚ' ਪ੍ਰੋਗਰੰਸਿਵਇਜ਼ਮ 
ਲੰਭਣ ਦੀ ਕੋਸ਼ਿਸ਼ ਕੀਤ1 ਜਾਂਦੀ ਹੈ ਕਿਉ" ? ਇਸ ਦੋ 
ਦੌ ਅਰਥ ਹਾਂ ਪੱਖੀ ਤੇ ਨਾ ਪੁੱਖੀ ਕੀਤੇ ਜਾਂਦੇ ਹਨ ਕਿਉ' ? 
ਇਕ ਸਿੱਠਂ ਦੋ ਚੰਵੋ' ਪਾਸੇ ਕਿਹਾ ਨਹੀ" ਜਾਂਢਾ, ਕਿਉ" ? 
ਇਹ ਉਸੇ ਜੁਗ ਨੂੰ ਮੁੜ ਸੁਰਜੀਤ ਨਹੀਂ' ਕਰੇਗਾ ? ਇਸਦੇ 
ਮਾਰੂ ਸਿੱਟੇ ਨੌਜ਼ਰ ਨੰਹੀਂ ਆਏ ? ਇਲਨੂੰ' ਨਿਜੀ ਸਮਝਕੇ 
ਛੱਡ ਦਿੱਤਾ ਜਾਂਦਾ ਹੈ ਕਿਉ” ? ਰਜ ਮੋੜਾਂ ਤਾਂ 'ਆਪਣੇ ਹਿਤ 
ਲੀ ਇਸਨੂੰ ਹਵਾ ਦਿੰਦੀ ਹੈ । 'ਧਰਮ ਅਨੋਕ' ਦਾ ਨਾਹਰ” 
ਉਸਦੇ ਰਿੱਤੰ ਵਿਚ ਜਾਂਦਾ ਹੈ । ਰ੍‌ 

ਕੋਮੀ ਏਂਕਤਾ' ਸਮਾਗਮ, ਸਦਭਾਵਨੀ ਕਮੇਟੀਆਂ, 
ਅਸਨ ਮਾਰਚ ਲੁਟੇਰੀ ਜਮਾਂਤ ਦੋ ਭੁਲੌਖੋ ਪਾਊ ਟ ਟੈਂਪਰੈਰੀ 


ਕੀਊਰੇਟਿਵ ਇਲਾਜ ਹਨ 1 _ਪਰਮਾਨੈ'ਟ' ਪ੍ਰੀਵੈ ਟਿਫ _ 
ਇਲਾਜ ਤਾਂ ਸਰਮਾਉ ਦਾ ਪ੍ਰਬੋਧ ਦਾ ਖ਼ਾੜਮੋ, ਇਸ “ 


`ਵਲ ਕਦਮ ਪੁਟੇ ਨਹੀ” ਜਾਂਦੇ, ਕਿਉ” ? ਬਰੂ- 


੦੪11 ੨੦ ਮਖ੫= -ਹੁੱਦ 


ਆ ਦਦ=ਦ=====ਦੇ 
47, ਵਿਰੁੱਧ ਫਰੈਟ (&000 47, ੧7001) 


ਪੰਜਾਬ ਦੀ ਮੌਜੂਦਾ ਸਥਿਤੀ ਦੀ ਗੰਭੀਰਤਾ ਨੂੰ 

ਵੇਖਦੇ, ਹੋਏ ਕੌਲੀਫੌਰਨੀਆਂ ਵਿਚ ਬੈਠੇ ਪੰਜਾਬੀ ਦੇਸ਼ 
ਛਗ਼ਤਾਂ ਨੇ-ਤੇਪਰਲੇਂ ਨਾਂ ਦਾ ਇਕ, ਫਰੰਟ ਕ।ਇਮ ,ਕੀਤਾ 
ਹੈ ਉਹ ਅਮਰੀਰਾ ਕਨੇਡਾ, ਜਰਮਨ), ਇੰਗਲੌ 'ਡ ਆਦਿਕ 
ਵਿਚ ਬੈਠੇਂ ਕੁਲ ਹਿੰਦੰਜਤਾਨੀਆਂ ਨੂੰ, ਜਿਨ੍ਹਾਂ ਵਿਤ ਬਹੁਤੇ 
ਪੰਜਾਬੀ ਹਨ, ਨੂੰ ਫਿਰਕ੍ਰ੍‌ ਜਨੂੰਨ ਦੇ ਵਿਗ੍ਰੱਧ ਰਾਏ ਆਮਾ 
ਲਾਮਬੈਦ ਕਰਕੇ 47 ਦੀਆਂ ਘਟਨਾਵਾਂ ਨੂੰ ਮੁੜ ਦੁਹਰਾਉਣ 
ਤੋ ਕੋਕਣਾ ਚਾਹੁੰਦ ਹਨ । ਉਂਹਨਾਂ ਦਾ ਨਜ਼ਰੀਆ ਪੰਜਾਬ 
ਦੀ ਸਮੁੱਚੀ ਖੱਥਾਂ ਲਹਿਰ ਦੇ ਨਜ਼ਰੀਏ ਨਾਲ ਮਿਲਦਾ ਹੈ। 
ਉਹ ਜਿਥੋਂ ਇੰਦਰਾ ਗ'ਧੀ ਦੀ ਅਗਵਾਈ ਵਿਚ ਜ਼ਲਦੀ 
ਸੈੱਟੂਰ ਦੀ ਤਾਨ'ਸ਼ਾਹੀ ਦੇ ਵਿਰੁੱਧ ਹਨ ਉੱਥੇ ਉਹ ਸਮਝਦੇ 
ਹਨ ਕਿ ਫਿਰਕੇ ਜਨੂੰਨੀ ਸੰਸਾਰ ਪੱਧਰ ਤੇ ਇਕ ਬਤੀ ਹੀ. 
ਖੱਤਰੰ ਵਾਲੀ ਲਹਿਰ ਦੇ ਹੀ ਭਾਗ ਹਨ, ਜਿਸ ਦਾ ਸਾਰ੍ਹਾਂ 
ਬਾਸਾ ਫਾਸ਼ੀ ਝਾਨਾਸ਼'ਹੀ ਹੈ । &00, 47 1੦00, 
£ਇ.੦ 8੦੩ 2805, 88618 71810 ੨4 93303 
0. 5 &. ਦਾ ਬੜਨਾ ਜਾਨੂੰ. ਉਸ ਲੜਾਈ ਵਿਚ. 
ਉਤਸ਼ਾਹ ਦੋ'ਦਾ ਹੈ, ਜੌ.ਅਸੀ" ਇਥੇ ਲੜ ਰਹੇਂ ਹਾਂ । 
ਬੂ 2 


ਪਾਰਟੀਆਂ _ਦੀ _ ਹੋ'ਦ _ ਮਹਾਜਨੀ _ਚੌਖਣੇ ` ਢਾ 
ਹੀ ਪ੍ਰਤੀਕ ਹੈ। ਜਿਸਦਾ ਖਾਸਾ ਆਪਾ ਵਿਰੋਧ ਉਤੇ 
ਅਧਾਰਤ ਹੈ। ਇਸ ਮਹਾਜਨ] ਪ੍ਰਬੰਧ ਨੂੰ ਭਾਂਜ ਦੇਣੀ__ 
ਕਿਰਤੀਆਂ ਦਾ ਹੀ-ਕੌਮ ਹੈ । ਸੋ ਸਭੇ ਕਿਰਤੀ ਇਕ ਝੇਡੇ' 
ਥੱਲੋਂ ਕੱਠੇ ਹੋ ਕੇ ਕਿਰਤੀ ਰਾਜ ਪ੍ਰਬੰਧ ਚੀ ਸਥਾਪਨਾ 
ਵਲ ਕਦਮ ਚੁੱਕਦੇ ਨਹੀ” ਕਿਉਂ' ? ਕਿਰਤੀਆਂ ਦੀ 
ਸਰਦਾਣੀ ਥੱਲੇ ਕਿਰਤੀ ਰਾਜ ਪ੍ਰਬੋਧ ਹੀ ਫਿਰਕਾ 
ਪਰਸਤੀ ਦਾ ਭੌਗ ਪਵੇਗਾ । ਬਹੁ ਪਾਰਟੀਆਂ ਖਤਮ 
ਹੋਣਗੀਆਂ, ਬਹੁ ਧਰਮ ਖਤਮ ਹੋਣਗੇ । ਇਕੋ ਕਿਰਤੀ 
ਵਰਗ ਆਪਣੀ ਜੇਬੋਬਾਦੀ ਰਾਹੀ“ ਰਾਜ ਕਰੋਗੀ, ਇਕੋ 
ਮਾਨਵ ਧੰਰਮ ਰਹੋਗਾ 'ਜਥੇ ਮਨੁੱਖ ਦੇ ਹਥੋਂ ਮਨੁਖ ਦੀ 
ਲਟ ਨਹੀ' ਰੌਵੇਗੀ ਸਹੀ ਮਾਹਨਿਆ ਵਿਚ ਸਰਬਤ ਦਾ 


, ਭਲਾ ਹੋਵੇਗਾ ਦੁਨੀਆਂ ਵਿਚ ਅਮਨ ਹੋਵੇਗਾ ਸਿਰਫ 


ਗਲੀ ਬਾਤੀ ਨਹੀ 'ਅਮਲ ਸੰ ਜ਼ਿੰਦਗੀ ਬਨਤੀ ਹੈ ਜਨ੍ਹਤ 
ਭੀ ਜਹਨਮ ਭੀ' ਕਿਰੜੀਉ ਉਠੋ ਜਾਗੋ ''ਆਪਣ ਹੱਥੀ 
ਆਪਣਾ ਆਪੌ ਹੀ ਕਾਜ'ਸਵਾਰੀਏ. ਅਤੇ ਜਨਤਕ ਲਹਿਰ 
ਸਾਰਏ” ਗੁਹਾਨੂੰ ਜਗੀਰੁਦਾਰ _ਸਰਮਾਂਏਦਾਰ ਆਪਣੇ 
ਧਾਰਮਕ ਆਗੂਆਂ ਦੇ ਜ਼ਰੰਹਿ ਆਪਣੇ ਸੁਆਰਥ ਲਈ 
ਵਖੋਂ ਵਖ ਰਿਰਕਿਆਂ ਵਿਚ ਵੌ `ਕੋ ਲੜਾਂਦੇ ਹਨ, `ਇਹਨਾਂ 
ਦੀ ਚਾਲਾਂ' ਤੋ ਬਚੋ' ॥ ਭੂ ੧ 
ਆਰ, ਵੀ. ਪਰਤਾਪ 


ਕਮਿਊਨਿਸਟ ਇਨਕਲਾਬੀਆਂ ਵਿਚਕਾਰ ਮਤਭੇਦਾਂ ਦਾ ਮਸਲ' 


ਕਮਿਊਨਿਸਟ ਇਨਕਲਾਬੀਆਂ ਵਿਹਕਾਰ ਮਤਭੇਂਦਾਂ 
ਦਾ ਮਸਲਾ ਤੇ ਇਹਨ ਦਾ ਇਕ ਕਮਿਊਨਿਸਟ ਜਥੋਬੰਦੀ 
ਵਿਚ ਜਥੋਬੈਦ ਹੋ ਸਕਣਾ ਇਨਕਲਾਬੀ ਕਮਿਊਨਿਸਟ 
ਲਹਿਰ ਨਾਲ ਸੰਬੋਧਿਤ ਸਾਰੋਂ ਵਿਅਕਤੀਆਂ ਲਈ ਲੰਮੇ 
ਸਸੋ' ਤੋਂ ਚਿੰਤਾ ਤੇ ਨਿਰਾਸ਼ਤਾ ਦਾ ਵਿਸ਼ਾ ਬਣਿਆ 
ਹੋਇਆ ਹੈ । ਹਿੰਦ੍ਰਸਤਾਨ ਦੀਆਂ ਦੋਹਵਾਂ ਸਥ'ਪਿੜ 
ਕਮਿਊਨਿਸਟ ਪਾਰਟੀਆਂ ਵਲੋ' ਭਾਰਤੀ ਇਨਕਲਾਬ ਦੀ 
ਦਰੁਸਤ ਸੋਧ ਨਾਲ ਅਗਵ'ਈ ਮੁਹਈਆ, ਕਰਨ ਵਿਚ 
ਰਹੀ ਨਕਾਮੀ ਤੋਂ ਬਾਅਦ ਇਹਨਾਂ ਨੇ ਅਪਣਾ ਕਮਿਊ- 
ਨਿਸਟ ਚਰਿਤਰ ਤੇਂ ਪੜ੍ਹਤ ਵੀ ਤੌਜ਼ੀ ਨਾਲ ਗਵਾਈ ਹੈ । 
ਇਹਨਾਂ ਨਲਤਾਂ ਵਿਚ_ਭਾਰਤ ਦੇ ਮਿਹਨਤਕੁਸ਼ ਲੌਕਾਂ ਤੇ 
ਖਥੋ ਪੱਖੀ ਬਰਧੀਜੀਵੀਆਂ ਦੀ ਇਕੋ ਆਸ 1967 ਦੇ 
ਨਕਸਲਬਾੜੀ.ਉਭਾਰ ਵਿਚੰ ਪੁੰਦਾ ਹੋਏ ਕਮਿਊਨਿਸਟ 
ਇਨਜ੍ਲ੍ਬੀਆਂ ਤੇ ਹੀ ਰਹੀ ਹੈ । ਕਿਉਕਿ ਚਾਹੇ ਇਹ 
ਵੀ. ਅਜ ਤੱਕ ਭੁਾਰਤੀ ਸਮਾਜ ਦੀਆਂ ਠੋਸ ਹਾਲਤਾਂ 


ਮੁਤਾਬਿਕ ਦਰੁਸਤ ਨੀ ਘੁੜ੍ਹਕੇ ਤੇ ਅਮਲ ਵਿਚ ਲਾਗੂ ' 


ਕਰਕੇ ਭ੍ਰਾਰਤੀ ਇਨਕਲਾਬ ਨੂੰ ਅੱਗੇ ਲਿਜਾਣ ਵਿਚ 
ਅਜਫਲ ਰਹੇ ਹਨ ਪ੍ਰੰਝ੍ਹ ਫਿਰ ਵੀ ਕਮਿ: ਇਨਕਲਾਬੀਆਂ 
ਦੇ ਮਾਰਕਸਵਾਦ-ਲੈਨਿਨਵਾਦ ਦੇ ਬੁਨਿਆਦੀ ਅਸੂਲਾਂ ਤੇ 
ਇਮਾਨਦਾਰੀ ਤੇ ਦ੍ਰਿੜਤ ਨਾਲ 'ਖ਼ੜ੍ਹਨ ਅਤੇ ਇਨਕਲਾਬ 
ਲਈ ਸਮਰਪਿਤ ਹੌਣ ਤੇ ਕਿੰਤ੍ਹਾ ਨਹੀ' ਕੀਤਾ ਜਾ ਸਕਦਾ । 
ਇਥੋਂ“ ਤੱਕ ਕਿ ਹਰ ਕਿਸਮ ਦੇ-ਵਿਰੋਧੀਆਂ ਵਲੋਂ" ਕੀਤਾ 
ਗਿਅ੯ਕੋਈ ਵੀ ਪ੍ਰਚਾਰ ਲੌਂਕਾਂ ਦੇ-ਮਨਾਂ. ਵਿਚੋ“ ਇਹਨਾਂ ਦੇ 
ਸੂਰਬੀਰ ਇਨਕਲਾਬੀਆਂ ਵਾਲੋ£ ਬਣੇ ਹੋਏ ਨਕਸ਼ੇ ਨੂੰ 
ਧੁੰਦਲਾ.ਨਹੀ" ਸਕਿਆ _ਇਸੋ ਲਈ?ਇਨਕਲਾਬੀ ਲਹਿਰ 
ਨਾਲ਼. ਲਗਾਅ . ਰੱਖਣ ਵਾਲੋਂ ਰਰ:: ਵਿਅਕਤੀ ਦੇ ਮਨ 
ਵਿਚ ਇਜ'ਗਲ ਰੜਕਦੀ ਹੈ. .ਕਿਡੇਂਢ ਦਹਾਕੇ ਤੋ ਵੱਧ 
ਸਮਾਂ: ਬੀਤ ਜਾਣ ਦੈ- ਬਾਵਜੂਦ” ਵੀ ਹਿੰਦੁਸਤਾਨ ਦੇ 
ਇਮਾਨਦਾਰ ਕਮਿਊਨਿਸਟ ਇਕ'/ਪੈਲੋਟਫਾਰਮ ਤੇ ਇਕਠੇ 
ਹੋ ਕੇ ਇਕ ਮੁਲਕ ਪੱਧਰੀ ਪਾਰਟੀ “ਦੀ ਉਸਾਰੀ ` ਕਿਉ” 
ਨਹੀ' ਕਰ ਸਕੇਂ ? ਇਹਨਾਂ ਦੀਤਤਕਤ ,ਢਾ ਵੱਡਾ ਹਿੱਸਾ 
ਕਦੇ ਆਪਸੀ ਬਹਿਸ ਤੇ ਕਚੋ ਇੱਕ ਜੇ 4ਉਤੇ ਉਜਾਂ 
ਲਉਣ ਵਿਚ ਕਿਉ”' ਜ਼ਾਇਅਲ ਹੋ : “ਰਿਹਾ ਹੈ? ਕੀ 
ਕਮਿ: ਇਨ: ਵਿਚਕਾਰ ਜੋ ਮੇਂਤਭੇਂਦ'ਜੋਂ ਵੱਖ-੭. ਰਾਵਾਂ 
ਹਨ ਉਹਨਾਂ ਨੂੰ ਇਕ=ਪਾਰਟੀ 'ੇ 'ਛਾਂਚੈ ਅੰਦਰ ਨਹੀ” 
ਵਿਚਾਰਿਆ - ਜਾ ਸਕਦਾਂ ?. ਅੱਜੇ ਜੰਦੋ -ਕਿ ਆਂਰਥਿਕ 
ਸੈਕਟ ਦੇ ਹੋਰ ਡੂੰਘੀ ਹੋ ਜਾਣਂ' ਨਾਂਲੈਂ ਨਾਂਕੌਵਲ ਆਰਥਿਕ 


ਆਰ. ਪੀ. ਸਿੰਘ 


ਪੱਖ ਤੋਂ" ਸਗੋ ਸਮਾਜਿਕ ਤੇ ਰਾਜਨੀਤਕ ਧੱਖ ਤੋਂ ਵੀ 
ਲੌਕਾਂ ਦਾ ਜਿਊਣਾ ਦੁੱਭਰ ਹੌ ਗਿਆ ਹੈ ਤਾਂ ਲੋਕਾਂ ਦੇ, 
ਗੁੱਸੇ ਨੂੰ.ਸਹੀ ਦਿਸ਼ਾ ਵਿਚ ਅਗਵਾਈ ਦੇਣ ਵਾਲੀ ਇਕ 
ਜੁੱਟ ਸ਼ਕਤੀ ਵਾਲੀ ਪਾਰਟੀ ਦੀ ਘਾਟ ਹੋਰ ਵੀ ਤਿੱਖੀ 
ਤਰ੍ਹਾਂ ਚੁਭ ਰਹੀ ਹੈ । ਪਾਰਟੀ ਜਿਹੜ। !ਕ' ਇਸ ਸਾਰੇ 
ਵਰਤਾਰੇ ਵਿਚ ਠੋਸ ਦਖਲ-ਅੰਦਾਜ਼ੀ ਕਰ ਸਠੇ, ਜਿਹੜੀ 
ਕਿ ਇਸ ਸਾਮਰਾਜੀ-ਜਗੀਰੂ ਤਾਣੋਬਾਣੇ ਦੀਆਂ ਡੌਦਾਂ ਕੱਟ 
ਸਕੇ ਤੇ ਸਮਾਜ ਨੂੰ ,ਤਿਖੀਆਂ ਇਨਕਲਾਬੀ ਤਬਦੀਲੀਆਂ 
ਦੇ ਰਾਹ ਪਾ ਸਕੈ । ` 

ਇਸ ਸਾਰੇ ਸੁਆਲ ਦੇ ਸਨਮੁਖ ਆਮ ਵਰਕਰਾਂ ਜਾਂ 
ਹਮਦਰਦਾਂ ਦੀ ਹਾਲਤ ਇਹ ਹੈ ਕਿ ਉਨ੍ਹਾਂ ਨੂੰ ਇਸ ਬਾਰੋਂ 
ਕਿ ਸਾਡੇ ਦੇਸ਼ ਦੇ ਵੱਖੰ ਵੱਖ ` ਕਮਿ. ਇਨ. ਗਰ੍ਹੱਪ ਕਿਹੜੇ 
ਕਿਹੜੌ ਇਲਾਕਿਆਂ ਵਿਚ ਕਿਹੜੀਆਂ 2 ਹਾਲਤਾਂ ਥੱਲੇ 


` ਕੌਮ ਕਰ ਰਹੋ ਹਨ ? ਉਹਨਾਂ ਦੀਆਂ ਕੀ ਕੀ ਨੀਤੀਆਂ 


ਹਨ ? ਕਿਹੜੇ  ਦਾਅਪੋਚ ਅਪਣਾਏ ਜਾ 'ਰਹੈ ਹਨ $ 
ਦਿਹਨਾਂ ਨੀਡੀਆਂ ਤੇ ਦਾਅਪੋਚਾਂ ਦੇ ਕੀ ਸਿੱਟੇ ਨਿਕਲੇ ? 
ਕੀ ਪ੍ਰਪਤੀਆਂ ਤੇ ਕੀ ਘਾਟਾਂ ਰਹੀਆਂ ? ਸਾਡੇ ਨਾਲ 
ਦ੍ਰਸਰੇ ਗਰ੍ਹਪਾਂ ਦੇ ਕੀ ਮਤਭੌਦ ਹਨ ? ਹੁਣ ੜਕ ਏਕਤਾ 
ਕਿਉ”'ਨਹੀ' ਹੋ ਸਕੀ ? ਆਸਦ ਸੁਆਲਾਂ ਦੇ ਸਨਮੁਖ 
ਕੁਝ ਵੀ ਤਜੈਂਲੀਬਖਸ਼ ਰ੍ਰਪ 'ਚ ਪਤਾ ਨਹੀਂ ਹੁੰਦਾ । ਅਤੇ 4. 
ਜਦ ਆਗ੍ਹ ਵਿਅਕਤੀਆਂ ਨਾਲ ਕਮਿ ਇਨ. ਦੀ ਫੁੱਟ ਦਾ ` 
ਮਸਲਾ ਉਠਾਇਆ 'ਜਾਂਦਾਂ ਹੈ ਤਾਂ ਉਹ ਇਹ ਕਿ ਰੂਸ 
ਵਿਚ ਵੀਂ ਇਨਕਲਾਬ ਆਉਣ ਤੱਕ ਮਜ਼ਦੂਰ ਜਮਾਤ ਦੀ 
ਪ੍ਰਤੀਨਿਧਤਾ ਦਾਂ ਦਾਅਵਾ ਕਰਨ ਵਾਲ਼ੇ ਐਨੇ ਗਰਪ 
ਸਨ, ਸਹੀ'ਲਾਈਨ ਵਾਲੀ ਪਾਰਟੀ ਗਲਤ ਲਾਈਨਾਂ ਨੂੰ 
ਭਾਂਜ ਦੇ ਕੇ ਹੀ ਉਸਾਂਰੀ ਜਾ ਸੰਕਦੀ ਹੈ ਜਾਂ ਅਜਿਹੀ ਹੀ 
ਕੋਈ ਦਲੀਲ ਦੋਣ ਦੀ ਕੋਸ਼ਿਸ਼ ਕਰਦੇ ਹਨ ਤੇ ਫਿਰ. 
ਹਰ ਕੋਈ ਆਪਣੇ ਆਪ ਨੂ ਬਲਸ਼ਵਿਕ ਤੇ ਦ੍ਰਸਰਿਆਂ ਨੂੰ 
ਮੋਨਸ਼ਵਿਕ, ਅਰਾਜਕਤੈ' ਵਾਦੀ, ਸੋਸ਼ਲਿਸਟ-ਇਨਕਲਾਬੀ 
ਅਦਿ ਸਮਝ` ਕੇ ਸਿਧਾਂਤਕ ਗੋਲਾਬਾਰੀ ਕਰ ਚਿੰਦਾ ਹੈ. 
ਆਪਣੇ ਆਪ ਨੂੰ ਬਿਲਕ੍ਲ ਠੀਕ ਲਾਈਨ ਦਾ ਝੰਡਾ 
ਬਰਦਾਰ, ਮਾਰਕਸਵ'ਢ-ਲੈਨਿਨਵਾਦ ਤੇ ਮਾਓ ਵਿਚਾਰ= 
ਧਾਰਾ ਨੂੰ ਸਜਿੰਦ ਰੂਪ 'ਚ ਲਾਗੂ ਕਰਨ ਵਾਲੇ ਤੈ 
ਦ੍ਰਸਰਿਆਂ ਨੂੰ ਸੋਧਵਾਦੀ, ਸੁਧਾਰਵਾਦੀ, ਮੌਕਾਪ੍ਰਸਤ, 
ਕੱਟਤਵਾਦੀ ਫ੍ਟਪਾਉ, ਭੋਗਪਾਉ, ਆਦਿ ਆਦਿ ਸਿੱਧ 
ਕਰਦੇ ਰਹਿੰਦੇ ਹਨ 1 

ਉਪਰੋਕਤ ਸਾਰੋ ਪ੍ਰਸੰਗ ਵਿਚ ਇਸ ਲਖ ਵਿਚ 


7 


ਕਮਿ. ਇਨਕਲਾਬੀਆਂ ਵਿਚਕਾਰ ਕੀ ਮੁਤਭੁੰਦ ਹਨ ? 
ਉਹ ਬ੍ਰਨਿਆਦੀ ਨੀਤੀਆਂ ਨਾਲੇ ''ਸੰਬੈਥਿਤ' ਹਨ ਜਾਂ 
ਦ'ਅਪੋਚਕ ? ਇਹ ਮੜਭੌਦ ਕਿਵੇਂ“ਉਭਰ”ਤੇ ਇਹਨਾਂ ਦਾ 
ਕਿਧਜ਼ ,ਨੂੰ ਵਿਕਗਜ ਹੋਇਆ ਤੋਂ ਹੋ ਰਿਹਾ ਹੈ ? ਭਾਰਤੀ 
ਕਮਿਊਨਿਸਟ ਲਹਿਰ ਦੀਆਂ ਸਮਸਿਆਵਾਂ ਤੇ ਬਹਿਸ 
ਕਰਦੇ ਸਮੇ' ਇਹਨਾਂ ਫ਼ਲੋਂ:ਇਕ ਦੂਜੋ 'ਪ੍ਰਤੀ ਕੀ ਦ੍ਰਿਸ਼ੰਟੀ- 
ਕੋਣ ਤੋ ਵਤੀਰਾ ਅਪਣ'ਇਆਂ ਜਾਂਦਾਂ'ਹੈ”? ਰਿੰਨ੍ਹਾਂ ਗੱਲਾਂ 
ਦੁਆਲੌ ਇਹਨਾਂ ਦ) ਮੂੜ ਸਫਬੰਦੀ ਹੋ ਸਕਦੀ ਹੈ ! 
ਆਦਿ ਸੁਆਲਾਂ ਨੂੰ ਮੁੱਖ ਰੂਪ 'ਚ ਧੈਂਜਾਬ ਦੇ ਕਮਿ 
ਇਨਕਲਾਬੀ ਗਰੁੱਪਾਂ/ਪਾਰਟੀਆਂ ਦੇ. ਸਬੋਧ ਵਿਚ ਰੱਖ ਕੇ 
ਵਿਚਾਰਨ ਦੀ ਕੋਸ਼ਿਸ਼ ਕਤੀ ਗਇ) ਹੈ । 

`ਕਮਿਊਨਿਸਟ ਇਨਕੇਂਲਬੀਆਂ 'ਵਿਚਕ/ਰ ਮਤਭਂਦਾਂ 
ਨੂੰ ਐਸੀ” “ਦੋ ਦੌਰਾ ਵਿਚ ਵੰਡ ਸਕਦੇ ਹਾਂ । ਨ 

(2) 1967-77 ਤੱਕ ਦਾ ਦਹਾਕਾ _(2) 1977 
ਤੋ" ਹੁਣ ਤੱਕ । 

1€7 ਦੀ ਬਸੰਤ ਰੁੱਤ -ਵਿੱਚ ਨਕਸਲਬਾੜਤੁੰ ਦੋ 
ਇਲਾਕ੍ਰੇ ਵਿੱਚ ਕਿਸਾਨਾਂ ਮਜ਼ਦੂਰਾਂ ਦੇ ਜਮਾਤਾਂ ਸੰਘਰਸ਼ ਦ਼ੇ 
ਹਥਿਆਰਬੈਦ ਬਗਾਵਤ ਦਾ ਰੂਪ ਧਾਰਨ ਕਰ ਜਾਣ ਨਾਲ 
ਦੋਸ਼ ਦੇ ਸਾਰੇ ਭਾਗਾਂ ਵਿਚੋਂ' ਕਿ. ਇਨਕਲਾਬ] ਸੰਧਵਾ- 
ਦੀਆਂ ਨਾਲੋਂ” ਨਿਖੋੜਾ ਕਰ ਕੋ ਅੱਗੇ ਆਏ_ ਅਤੇ 
ਆਪੁਣੈਅ' ਕਾਰਵਾਈਆਂ ਦਾ ਭਾਲਮੌਲੂ ਬਿਠਾਊਣ, ਤੈ 
ਮੁਲਕ ਪੁੱਧਰ) ਪਾਰਟੀ. ਵਿੱਚ ਜਥੇਬੈਦ ਹੌਣ ਲ੍ਈ ਇਕ 
ਤਾਲੇਮੋਲ ਢਾਂਚਾ ਕਾਇਮ ਕਰ ਲਿਆ ਗਿਆ. 1 ਇਸ ਸਮੋ” 
ਸਾਰੋ ਕਮਿ ਇਨ. ਵਿਚਕਾਰ ਇਹਨ੍ਾਂ ਬੁਨ੍ਹਿਆਦੀ ਨੁਕਤ੍ਰਿਆਂ 
ਤੇ ਸਹਿਮਤੀ ਸੀਂ ਕਿ 1. ਮਾਓ ਵ੍ਰੁੱਧਾਰਾ ਅੱਜ ਦੇ 
ਯੁੱਗ ਵਿੰਚ ਮਾਰਕਸਵਾਦ .ਲੰਨਿਨਵਾਦ ਦਾ ਵਿਕਜ਼ਿਤ ਰ੍ਰਪ 
ਹੈ 3. ਸਟਾਲਿਨ ਦੀ ਮੌਤ ਤੋ' ਬਾਅਦ ,ਰਸ ਇਕੁ ਸਮਾਜੂ 
ਵਾਦੀ ਮ੍ਰੰ ਮੁਲਕ ਤੋ ਸਾਮਰਾਜੀ ਤਾਕਤ. 'ਵਿੱਚ ਤਬਦੀਲ । 
ਗਿਆ ਹੈ ` ਰਤ ਭਾਰਤ ਇਕ ਅਰਧ ਰੰਗੀਰੂ-ਅਰ੍ਧ ਬਸਤ] 
ਵਾਦੀ ਦੋਸ਼ ਹੈ 4. ਇਸ ਲਈ ਭਾਰਤੀ ਇੰਨ੍ਕਲਾਬ ਦਹ 
ਰਾਹ ਚੀਨ ਦੀ ਤਰ੍ਹਾਂ ਲੰਮਕਵੇਂ` ਲੌਕ ਯੂਧ. ਦਾ ਰਾ 
ਹੇਵ੍ਰਗਾ ਜਿਸੂਦ੍ਹਾ ਪੁਰਾ ਜ਼ਰੰਈ. ਇਨਕਲਾਬ, ਹੋਵੇਗਾ 
5. ਕੁਮਾਂਤੁਰੀੰ ਹ'ਲਤਾਂ ਦੇ ਮੁਲਅੰਕਣ ਬਾਰੇ ਕਵੀ ਬੁਨਿ- 
ਆਦੀ ਰੱਟਾ ਨਹੀ" ਸੀ। ਇਸ ਦੌਰ ਵਿੱਚ ਮਤਭੇਦ 
ਉਪਰੋਂਕਤ ਬੁਨਿਆਦੀ ਲਾਈਨ ,ਨੂੰ ਮੋਕੇ ਦੀਆਂ ਠੱਸ 
ਹਾਲਤਾਂ ਮੁਤਾਬਿਕ ਲਾਗੂ ਕਰਨ ਵਿਚ ਉਭਰ ਯ਼ਾਨੀ` ਗਿ੍‌ 
ਮਤੰਡੇਂਢ ਦੀਅਪੋਚਕ ਕਿਸਮ ਦੇ ਸਨ । ਸ਼ੁਰੂ ਵਿਚ ਹੀ ਦੋ 
ਮੁੱਖ ਉਠਣ ਰੁਝਾਨ ਵੇਖਣ' ਵਿਚ. ਆਏ-। ਇੱਕ ਚਾੜ੍ਹ 
ਮਜੂਮਦਾਰ ਵੀ ਅਗਵਾਈ ਵਿਚ,ਵੱਡੀ ਬਹੁ ਗਿਠ੍ਹੰਤੀ, ਵਲੋ” 
ਜਮਾਂਤੇ) ਦ੍ਰਸ਼ਮੰਣਾਂ ਢੇ 'ਸਫਾਏ ਦੀ ਲਾਈਨ ਲਿਆਂਦੀ ਗਈ. 
ਜਿਸ ਅਨੁਸਾਰ ਰਾਜਸੱਤਾ ਤੇ ਕਬਜੋਂ ਲੰ ਨਿਸ਼ਾਨਾ ਬਣਾਕੇ 
8 


ਸਾਹੇ ਦੇਸ਼ ਵਿੱਚ ਤ੍ਰਰੰਤ ਹਥਿਆਰਬੰਦ ਗ੍ਰਰੀਲਾ ਯੁੱਧ ਛੋੜ 
ਦੌਣ ਦਾ ਰਾਹ ਦਿੜਾਂ ਗਿਆ 1 ਇਹਨਾਂ ਸਾਥੀਆਂ ਨੇ 
ਆਪਣੇ ਆਪੇ ਨੂੰ”ਟਨ1ਯ£ ਨਾਂ ਦੀ ਪਾਰਟੀ ਵਿਚ ਵਕਤੀ “ 
ਤੌਰ ਤੇ ਜਥੇਬੰਦ ਕਰ ਲਿਆ ਪ੍ਰੰਤੂ ਇਹ ਸਾਥੀ ਬਾਹਰਮੁਬੀ 
ਹਾਲਤਾਂ ਦੇ ਸਨਮੁਖ ਬਹੁਤਾ ਚਿਰ ਆਪਣੇ ਆਪ ਨੂੰ ਇੱਕ 
ਪਾਰਟੀ ਵਿਚ ਜਥੇਬੰਦ ਨਾਂ ਰੱਖ ਸਕੇ ਅਤੇ ਛੋਤੀ ਹੀ ਇਸ 
ਦੀ ਨਰਮਾਇੰਦਗੀ” ਕਰਦੇ ਵੱਖ 2 ਇਲਾਕਿਆਂ ਵਿੰਚ 'ਕਈ 
ਗਰ੍ਹੱਪ ਹਦ ਵਿੱਚ ਆ-ਗਏ ਜਿਨ੍ਹਾਂ ਵਿੱਚੋ' ਪੰਜਾਬ ਵਿਚ `ਦੋ 
ਗਰੁੱਪ ਸੀ. ਓ. ਸੀ ਤੇ ਸੈੱਟਰਲ ਟੀਮ ਸੀ. ਪੀ. ਆਂਈ., 
ਐਮ. ਐਲ. ਦੇ ਨਾਂ ਨਾਲ ਕੰਮ ਕਰ ਰਹੇ ਸਨ । 
ਇਸਦੇ ਉਲਦ ਦ੍ਰਸਰੇ ਰੁਝਾਨ ਦੇ ਸਾਥੀ ਹਥਿਆਰ 
ਬੰਦ ਗੁਰੀਲ' ਯੁੱਧ ਛੋੜਨ ਦੀ ਪੂਰਵ ਸ਼ਰਤ ਵਜ ਇੱਕ 
ਜਨਤੰਕ ਲਹਿਰ.ਦੀ ਉਸਾਰੀ ਜ਼ਰੂਰੀ ਸਮੰਝਦੋ -ਸਨੇ । ਇਸ 
ਅਨੁਸਾਰ ਆਂਮ ਲੋਕਾਂ ਨੂੰ ਆਰਥਕ ਤੇ ਸਮਾਜਿਕ ਮੱਸਲਿਆ 
ਤੇ ਲਾਮੰਬੋਦੇ ਕਰਦੇ ਹੋਏ ਘੋਲ ਦੇ ਦ੍ਰਸਰੋ ਗੂਪਾਂ ਨੂੰ ਵਰੜਂਦੇ 
ਤੇ ਵਿਕਸਿਤ ਕੰਰਦੇ ਰੋਏ ਹੱਥਿਆਰਬੰਦ ਘੋਲ "ਦੀ ਪੱਧ੍ਰ 
ਤੇ ਪਹੁੰਚਿਆ ਜਾਵੇਗਾ 1 ਇਸ ਦ੍ਸਰੋ ਰੂਝਾਨ ਦੀ 
ਨਮ ਇੰਦਗੀ ਮੁੱਖ ਤੋਰ ਤੇ ਆਂਧਰਾ ਪ੍ਰਦੇਸ ਵਿਚ ਟੀ ਨਾਗੀ 
ਰੈਡੀ ਦੀ ਅਗਵਾਈ ਵਿਚ ਤੇ ਪੰਜਾਬ ਵਿਚ ਪ੍ਰੋ ਹਰਭਜ਼ਨ 
ਸੋਹੀ ਦੀ ਅਗਵਾਈ ਵਿਚ ਯੁਝ ਕਮਿ. ਇਨ. ਕਰਦੇ ਸਨ 
'ਬਾਅਦ ਵਿਚ ਇਸ ਲਾਈਂਨ`ਦੋ ਦੋਰਵੇ' ਗਰੁੱਪਾਂ ਤੇ ਕ੍ਰਝ 
ਹੋਰ ਸਾਥੀਆਂ ਨੇ ਆ ਣੇ ਆਪ ਨੂੰ ਭਾਰਤੀ ਕਮਿਊਨਿਸਟ 
ਇਨਕਲਾਬੀਆਂ ਦਾ ਏਕਤਾ ਕੈ'ਦਰ (0568111) 
ਵਿੱਚ ਜਥੋਬੈਦ ਕਰ ਲਿਆ । 
ਇਸੇ 'ਦੌਰ ਵ਼ਿਚ ਹੀਬਾਅਦ- ਵਿਚ/ਚਾਜ਼੍ਹ ਮਜੂਮਦਾਰ 
ਦੀ ਲਾਈਨ ਦੇ `ਸਪਜ਼ਟ.ਤੋਰ ਤੋਂ ਅਸਫਲ ਹੋ 'ਜਾਂਣ ਤੋ 
ਇਕ ਤੀਜਾ.ਰੁਝ/ਨ ਪੌਚਾ ਹੋਇਆ ਜਿਸਨੂੰ ਦੂਸਰੇ 'ਕਮਿ!- 
ਇਨਕਲਾਬੀਆਂ ਵਲੋ' ਸੱਜੀ ਮੌਕਾਪ੍ਰਸਕ` ਦਾ ਨਾਂ ਢਿੱਤਾ 
ਗਿਆ। ਇਹ ਵਿਅਕਤੀ'"ਖੱਬੀ: ਮਾਅਰਕੇਬਾਜ਼ੀ` `ਦਾ 
ਵਿਰੋਧ ਕਰਨ' ਅਤੇ ਹੁਣ-ਦੀਆਂ ਹਾਲਤਾਂ ਵਿਚ ਘੋਲ-ਦੇ 
ਦੂਸਰੇ ਰੂਪਾਂ ਨੂੰ ਵਰਤਣ .ਦਾ ਦਾਅਵਾ-ਕਰਦੇ।2 ਪਾਰਲੀ=, 
ਮੈਟ੍ਰੀ ਚੌਣਾਂ ਫ਼ਿਚ ਭ੍ਾਗ-ਲੈਣ ਤੈ ਬੁਰਜੂਆ ਪਰ਼ਟੀਆਂ 
ਨਾਲ ਸੱਠ ਪਾਉਣ ਫ਼ਲ-ਚਲੋ ਗਏ. ਇਸ ਰੁਝਾਨ- ਦੀ 
ਅਗਵਾਈ _ਸ. ਨ. ਸਿੰਘ ਤੇ -ਚੰਦਰ ਪੂਲਾ ਰੰਡੀ 
ਕਰਦੇ ਸਨ। 
ਇਸ ਸਾਰੇ ਦੌਰ ਵਿਚ-ਚਾਹੋ- ਸਿਧਾਂਤਕ ਮਤਭੋਦ 
ਕੋਈ ਬਹੁਤੇ ਨਹੀਂ" ਸਨ ' ਸਗੇ' ਅਰਧ ਜਗੀਰੂ-ਅਰਧ 
ਬਸਤੀਵਾਦੀ ਦੇਸ਼ ਵਿਚ ਲਮਕਵੇਂਤਲੋਕੰ:ਯੁੱਧ ਦੀ ਸਾਈਨ 
ਨੂੰ ਭਾਰਤ_ਦੀਆਂ 'ਇਸ/ਸਸੋ' ਦੀਆਂ 'ਠੋਸ-ਹਾਲਤ£ ਵਿਚ. 
ਅਮਲੀ- ਤੌਰ ਤੇ` ਕਿਫੋਂ' ਲਾਗ੍ਰ-“ਕੀਤਾ ਜਾਵੇਟੈ ਇਸ/ਬਾਰੇ 
ਹੀ ਸਨ ਪ੍ਰੰਤੂ ਫਿਰ ਵੀ: ਇਸ ਸਾਰੋਂ “ਸਮੇ ਵਿਚ” ਭਰਤੀ 
ਇਨ੍ਕਲਾਬ.ਦੀਆ॥ ਅਮਲੀ--ਸਮਸਿਆਵ! ਤੇ ਸਾਥੀਆਣਾ 


ਢੰਗ ਨਾਲ ਬਹਿਸ ਵਿਚਾਜ਼ ਕਰਨ ਦੀ ਥਾਂ'ਘਟੀਆ 
ਦੁਸ਼ੰਣਬਾਜ਼ੀ ਕੀਤੀ ਗਏ11 ਇੰਕ ਦੂਜੇ `ਤੇ 'ਗਦਾਰ' 
'ਭਗੱੜੋ' 'ਸੰਧੋਵਾਂਦੀਂ ਆਦਿ ਵਿਸ਼ੋਸ਼ਣ ਲਾਏ ਜਾਂਦੈ ਰੰਰੋਂ । 
ਇੱਕੋ ਦੂਜੇ ਨਲ ਵੱਖਰੀ” ਰਾਇ ਰੱਖਣ ਵਾਲ ਸਾਥੀਆਂ 
ਦੀ ਬਜਾਇ ਦੇ ਦਸਮਣਾਂ ਵਾਲਾ ਵੱਰਰਾਉ ਕੀਤਾ ਜਾਂਦਾ 
ਰਿਹਾ ; ਭਾਵਬਾਐਦ ਵਿਚ ਕੁੱਝ ਜਨਤਕ ਜਥੇਬੰਦੀਆਂ 
ਆਦਿ ਵਿਚ ਵੱਖ '2 ਗੋਰੁੰਪਾਂ ਦੈ ` ਵਰਫੇਰਾਂ 'ਵਲਾੰ” ” ਇਥ੍ਹੰਨਾ 
ਕੌਮ ਰੀਤ। ਜਾਂਦਾ ਰਿਹਾ ਧਰ ਫਿੱਰੋ ਵੀ ਸੈੱਚੇ _ਕਮਿ, 
ਇਨਕਲਾਬੀਆਂ 'ਨੂੰ ਇਕ ਪਾਰਟੀ। ਵਿਚੋ ਜਥੰਬੰਦ ਨਹੀੰ 
ਕੀਤਾਂ ਜਾ_ ਸਕਿਆਂ । ਸ਼ ਇੰਹਨਾਂ ਹਾਲਤਾਂ ਵਿਚ ਇਸ 
ਦੌਰ ਦੋ ਅੰਤ ਵਿਚ ਪੰਜਾਬ ਵਿਚੋ ਹੋਠ ਲਿਖੇ ਚਾਰ ਗਰੂਪ 
ਕੰਮ.ਕਰ ਰਹੋ ਸਨ। 


1 ਭਾਰਤੀ ਕਮਿ. ਇਨਕਲਾਬੀ ਏਕਤ' ਕ੍ਰਂਦਰ 1 

3. ਕੇ'ਦਰੀ ਟੀਮ ਸੀ.ਪੀ.ਆਈ. ਐਮ. ਐਲ. । 

3. ਸੀ.ਓ ਸੀ. ਸੀ.ਪੀ.ਆਈ. ਐੰਮ.ਐਲ. । 

4 ਐਸ.ਐਨ-ਪੂਲਾ ਰੌਡੀ ਗਰੁੱਪ । 

ਪਹਿਲਾਂ ਬਿਆਨੇ ਤਿੰਨਾਂ ਰੁਝਾਨਾਂ ਵਿਚੋਂ ਪੰਜਾਬ 

ਵਿਚ 1977 ਦੇ ਅੰਤ ਤੱਕ ਇਨਕਲ੍ਹਾਬੀ ਜਨਤਕ ਲੀਹ 
ਦੀ ਵਕਾਲਤ ਕਰਨ ਛਾਲਾ ਉਕਰੀ ਜਾਂ -ਨਾਗੀ ਰੰਡੀ 
ਗਰੁੱਪ-ਨਾਲ ਜਾਣਿਆ ਜਾਂਦ! ਭਰਤੀ ਕਮਿ. ਇਨ; ਦਾ 
ਏਕਤਾ ਕੇ'ਦਰ ਵਿਦਿਆਰਬੀਆਂ, ,ਨੌਜਵਾਨਾਂ ਮੁਲਜ਼ਮਾਂ 
ਅੜੋ ਜਨਤਾ ਦੇ ਕੁਝ ਹੌਰ ਹਿੱਦਿਆਂ ਵਿਚ ਆਪ੍ਰਣਦ 
ਤਕੜਾ ਜ੍ਰਨੰਤਕ ਅ ਧਾਰ ਕਾਇਮੂ ਕਰਨ ਵਿਚ ਸਫ਼ਲ ਹੋ 
ਗਿਆਂ ਸੀ.। ਜਦ ਗਿ ਪਹ੍ਹਿਲਾਂ ਖੁੱਚੀ ਮਾਅਰਕੇਬਾਜ਼ ਲਾਈਨ 
ਦੀ ਅਗਵ'ਈ ਕਬੂਲ ਕਰਦੇ ਹੋਏ ਦ੍ਰਸ੍ਰੋ ਗਰ੫ ਵੀ: ਇਸ 
ਸਮੋ ਜਨਤਕੁ- ਜਬੁਬੇਦੀਆਂ ਵਿਚ, ਆਪਣ ਆਧਾਰ 
ਕਾਇ ਕਰਦੇ ਹੋਏ ਘ੍ਰਲੂ ਦੇ ਗ੍ਰੌਰ-ਹ[ਥਿਆਰਬੰਦ, ਰਹਾਂ ਨੂੰ 
ਵਰਤਣ ਤੇ ਵਿਕਸਿਤ ਕਰਨ, ਫੁੱਲ ਆ ਗਏ;ਸਨ. ਪ੍ਰੰਤੂ 
ਹਥ੍ਹਿਆਰਬ੍ਰੰਦ ਘੋਲ ,ਤਾਂ ਇਕਦਮ ਪਾਰ੍ਲੀਮੋ'ਟਰੀ ਰਾਹੁ 
ਤੇ. ਆ ਜਾਣ ਵਾਲੇ ਐਸ. ਐਨਹ-ਪੂਲ੍ਹਾਂ ਰੈਡੀ _ਧੜੇ `ਨੂੰ 
ਦ੍ਰਸ੍ਰੀਆਂ ਧਿਰਾਂ ਵਲੋਂ" ਕਮਿ. ਇਨਕਲਾਬੀ ਕੈ ਪ ਤੋ” 
ਬਾਹਰ ਸਮਝਿਆ ਜਾਣ ਲੱਗ! ਤੇ ਉਸਦਾ ਆਪਣਾ 
ਕਾਡਰ ਵੀ ਇਸ ਸਬੰਧੀ .ਭੰਬਲਫੂਸੋ' 'ਚ ਪੈਣ-ਲੱਗਾ 
ਇਸਦੇ ਕੁਝ ਵਰਕਰ ਦ੍ਰਸਰੋ ਗਰੁੱਪਾਂ ਵਿਚ ਸ਼ਾਮਲ ਹੌਣ 
ਤੇ ਕੁਝ ਨਿਰਾਸ਼ ਹੋ ਕੇ ਘਰ ਬੋਠਣ ਲੱਗੇ । 


ਸੌ ਇਸ ਤਰ੍ਹਾਂ ਇਸ ਦੌਰ ਦੇ ਅੰਤ ਤ੍ਰੱਕ-ਸਿਧਾਂਤਕ” 


ਤੇ ਢਾਅਪੋਚਕ ਮਤਭੋਦ ਘੱਟ ਰਹੋ ਸਨ ਤੇ ਇਕ ਦ਼੍ਰ੍ਸਤਰ 
ਲਾਈਨ ਦੋ ਦਵਾਲੇ ਸਾਰੇ ਕਮਿਊਨਿਸਟ ਇਨਕੁਲਾਸ਼ੀਆਂ 
ਦੇ ਜੁੜਨ੍‌ ਦੀ ਸੰਭਾਵਨ' ਵਧ ਰਹੀ ਸੀ । ਪਰ”ਸਤ੍‌ੰਬ੍ਰ 
1976 ਵਿਚ ਕਾਮਰੇਂਡ ਮਾਓ-ਦੋ ਦੇਹਾਂਤ ਤੋ ਬਾਅਦ ਚੀਨੀ 
ਕਮਿਊਨਿਸਟ ਪਾਰਟੀ ਢਲੌਂ' ਕੀਤੀਆਂ ਗਈਆਂ ਨਵੀਆਂ 


ਤਬਦੀਲੀਆਂ ਨੇਂ ਸਾਰ ਕਮਿ. ਲੌਂਹਿਰ- ਅੰਦੋਂਰ ਗੰਭੀਰ 
ਵਿਚਾਰਧਾਰਕ ਰੱਟੋਂ ਖੜੇ ਕਰੈ ਦਿੱਤੇ । = 

ਐ7? ਵਿੰਚ ਚੀਨੀ- ਕਮਿਊਨਿਸਟ 'ਪੌਰਟੀ ਤੇ 
ੂੰਅ=ਤ੍ੀਆਵੋੱਚ ' ਤੋਂ ਤੈਂਗ' -ਸਿੰਆਓਂ ਪਿੰਗ ਦੇ ਲੀਡਰਸ਼ਿਪ 
ਤੈ ਓਬਜ਼_ ਹੋ ਜਾਂਣ 'ਤੋਂ' 'ਥਾਂਅਦੇ ਕਰਤ ਨਵੀਆਂ ਗੱਲਾਂ 
ਉੱਡਰ ਕੌ ਸਾਹਮਣੇ ਆੰਈਂਆਂ । ਜਿਫੇ' (3) ਸ਼ਾਓ ਦੀ 
ਅਗਵਾਈ ਵਿਚ ਕੀਤੇ ਗਏ ਰੋਡੇਤਾਰੀ ਕਭਿੰਆਚਾਰਕ 
ਇਨਕਲਬ (1968-67) ਦੀ ਆਲੋਚਨਾ” ਕਰੋਨੀ । 
2) ਚੀਨੀ ਕਮਿਊਨਿਸਟ ਪਾਰਟੀ ਦ ਹੀ ਚਾਰੇ 'ਚੋਣੀ ਦੇ 
ਆਗ੍ੀਐਂ ਨੂੰ _ ਗ੍ਫੌਤਾਰ` ਕਰਕੋਂ' ਉਨ੍ਹਾਂ ਤੋਂ ਮੁੰਕਦਮੇ' 
ਚਲਾਉਣਾ 1 (3) 'ਹੰਛੋਮੀ ਸਾਮਰਾਜੀ ਦੋਸ਼ਾਂ ਤੇ-ਕੌਧਨੀਆਂ 
ਨੂੰ ਚੀਨ ਵਿਕ ਸਰਮਾਇਆ, ਲਾਂਉਣ ਲੋਈ ਖ੍ਰੱਲ੍ਹਾ'ਦੇਣੀ । 
(4) ਦੇਂਜ਼ ਵਿਚ ਆਂ ਪ੍ਰਿਨਿੰਕੀਕਰਣ ਤੈ” ਪੈਦਾਵਾਰ ਵਧਾਉਣ 
ਦੇ ਨੀਂ ਥਲ ਸਿ ਐੜ੍ਹ ਨੂ ਪਿੱਛ ਸਿੱਟਣਾ 1 (51 ਕ੍ਰਮਾਂਤਰੀ 
ਖੋਤੁਰ ਵਿੱਤੋ ਤਿੰਨ ਸੰਸਾਰਾ ਦੇ ਸਿਧਾਂਤ ਨੂੰ ਜ਼ੌਰ ਨਾਲ 
ਅਗੇ ਲਿਆਉਣਾ ) 

[ਤਿੰਨ ਸੰਜਾਰਾਂ ਦੇ ਸਿਧਾਂਤ ਮੁਤਾਬਿਕ ਦੁਨੀਆਂ ਦੇ 
ਸਾਰੋ ਦੋਸ਼ਾਂ ਨੂੰ ਤਿੰਨੇ ਧੜਿਆਂ ਵਿੱਚ ਵੰਡਿਆ “ਗਿਆ ਹੈ 
(1) ) ਪਹਿਲੇ ਪੜੇ ਵ਼ਿੱਚ ਚੌਹਵੇੱ ਅੱਤ-ਮਹਾਂ ਸ਼ਕਤੀਆ ਰੂਸ 
ਤੇ ਅਮਰੰਤਿੰ। ਹਨ ਜਿਸਨੂੰ ਪਹਿਲੌ ਸੰਸਾਰ ਦਾਂ ਨਾਂ ਦਿੱਤਾ 
ਗਿਆਂ ਹੈ (2) ਦੂਜੇ ਸੰਸਾਰ ਵਿੱਚ ਜੈਪਾਨ ਐਤੇਂ ਯੂਰਪ ਦੇ 
ਵਿਕੌਸਿਤ' ਸਰੰਮਾਏਦਾਰੇ ਦੇਸ਼ ਆਉਂਦੈ ਹਨ 0] ਤੀਜੇ 
ਸੰਸਾਰ ਵਿੱਚ 'ਚੀਨ ਸਮ੍ਰੋਤ ਦੈਸ਼ੀਆ; ਅਫਰੀਕਾ _ਢੱਖਣੀਮ 
ਅਮਰੀਕਾ ਦੈ' ਪਛੌੜੋ ਮੁਲਕ ਆਉ” 'ਦੇ ਹਨੰ£ ਇੱਸ'ਸਿਧਾਂਤ 
ਮੁਤਾਬਿੰਕ ਤੀਜੀ ਦੁਨੀਆਂ ਤੋਂ ਦੂਜੀ -ਦਨੀਆਂਤ ਦ.ਮ੍ਲਕਾਂ 
ਨੂੰ ਅੱਤੇ ਖ਼ਹਾਂ ਸ਼ੱਕਤੀਅ ਦੇ ਵਿਰੋਧ ਵਿੰਚਐਉਣਾਸ਼ਾਹੀਦਾ 
ਹੈ ਅਤੇ ਇਸਤੋ' ਵ) ਅੱਗੇ ਇਹ ਸਿਧਾਂਤ <ਦੋਹ੧੪ ਮ੍ਹਾਂ- 
ਸ਼ਕੜੀ੍‌[ਆਂ ਵਿਚੋ .਼ਰਸ ਨੂੰ ਮੁੱਖ ਦੁਸ਼ਮਣ,. ਗੁਰ੍ਦ੍ਰਾਨ ਕੇ 
ਅਮਰੀਕਾ ਨਾਲ” ਦੂਜੀ ਤੋ-ਭੀਜ਼ੀ ਦੁਨੀਆ ਣੇਤਦ੍ਰੇਸ਼ ਦਾ 
ਸਾਂਝਾ, ਮੋਰਚ£ਸ਼ਨਾਊਣ' ਦੀ,ਯੁੱਧਨੀਤੀ_ਪੋਸ਼ ਕਰਫ਼ਾ_ਹੈ] 

- ਇਸ ਸੇ” ਦੌਰ ਦੀ ਅਲੁਬਾਨੀਆਂ, ,ਵਲੋਂ ਕਾ. 
ਮ'ਓ-ਜੋ-ਤ੍ਰਗ ਤੇ ਚੀਨ) ਕਮਿਊਨਿਸਟ ਪਾਰਟੀ.ਤੇ।ਹਮਲਾ 
ਵਿੱਢ, ਦਿੱਤਾ ਗਿਆ, _ ' ; ₹ ,5£ 

ਚੀਨ ਦੀ ਕਮਿ..ਪਾਰਟੀ ਤੇ ਅਲਬਾਨੀਅ/`ਦੇ ਲੰਬਰ 
ਪਾਰਣੀ ਵਲੋਂ' ਲੱਦੇ ਗਏ ਨੁਵੇ' -ਸਟੈ'ਡ੧ ਦੇ ਸਿੱਟੇ ਵਜੋ" 
ਪੈਚਾ ਰੋਏ ਸਿੰਧਤਕ ਅਗਵਾਈ ਦੇ ਖਿਲਾਅ ਨੂੰ ਭਰਨ 
ਅਤੇ `ਅੱਜ ਦੀਆਂ ਹਾਲਤਾਂ ਮੁਤਾਬਿਕ ਸੈਸਾਂਰ ਇਨਕਲ'ਬ 
ਦੀ ਆਮ ਸੋਧ ਵਿਕਸਿਤ ਕਰਨ ਦੀਆਂ ,ਦੁਨੀਆਂ ਪਡਰ ਦਦੇ 
ਕਮਿ: ਇਨਕਲਾਬੀਆਂ ਵਿੱਚ ਕਸ਼ਿਸ਼ਾਂ ਸ਼ੁਰੂ ਹੋਂ ਗਈਆਂ, 

"ਇਸੇ ਸਬੰਧ ਵਿੱਚ ਅਮਰੀਕਾ ਦੀ ਰੰਫੰਲ੍ਰਸ਼ੋਨਰੀ 
ਕਮਿਊਨਿਸਟ ਪਾਰਟੀ.ਵਲੋਂ' ਕੁਝ ਹੋਰਨਾਂ ਦੇਸ਼£ ਦੇ-ਕਮਿ. 


੪' 


ਇਨ. ਨਾਲ ਤਾਲਮੋਲ ਕਰਨ ਅਤੇ ਇੱਕ-ਨਵੀ' ਕੌਮਾਤਰੀ 
ਵਿੱਚ ਜਥੇਬੰਦ ਕਰਨ ਦੀਆਂ ਕੋਸ਼ਿਸ਼ਾਂ ਸ਼੍ਰ ਕੀਤੀਆਂ 
ਗਈਆਂ, ਇਹਨਾਂ ਵਲੋਂ” ਮਾਓ ਵਿਚਾਰਧਾਰਾ ਨੂੰ ਮੰਨਦੇ 
ਹੋਏ, ਮਾਓ ਦੇ ਸਮੋ' ਵਿੱਚ ਸੀ. ਪੀ: ਸੀ ਵਲੋਂ” ਰਹੇ ਕ੍ਰਝ 
ਨਠਸਾਂ ਫਰਕਾਂ ਨੂੰ ਪੜਚੋਲ ਹੇਠ ਲਿਆਂਦਾ ਗਿਆ ਅਤੇ 
ਅੱਜ ਦੀਆਂ ਕੌਮਾਂਤਰੀ ਹਾਲਤਾਂ ਬਾਕੋ ਇਹ ਨਿਰਣਾ 
ਲਿਆਂਦਾ ਗਿਆਂ ਕਿ ਅੱਜ ਦੇ ਸਮੋ” ਵਿੱਚ ਪ੍ਰੈਲੇਤਾਰੀ 
-ਇਨਕਲਾਬੀ ਲਹਿਰ ਵਕਤੀ ਕਮਜ਼ੋਰੀ ਦੀ ਹਾਲਤ ਵਿੱਚ 
ਹੋਣ ਤੋਂ ਸੈਸਾਰ ਸਾਮਰਾਜੀ ਪ੍ਰਬੰਧ ਦੋ ਆਰਥਿਕ ਸੰਕਟ ਦੇ 
ਅਮੋੜ,ਰੂਪ ਵਿੱਚ ਤੀਖਣ ਹੋ ਜਾਣ ਕਾਰਣ ਸੰਸਾਰ ਜੋਗ 
ਲੱਗਣ ਦੀਆਂ ਹਾਲਤਾਂ ਬਣ ਗਈਆਂ ਹਨ ਤੇ ਇਸ ਤਰਾਂ 
ਅੱਜ ਅੰਤਰ-ਸਾਮਰਾਜੀ ਵਿਰੋਧਤਾਈ ਦੂਸਰੀਆਂ ਸਾਰੀਆਂ 
ਵਿਰੋਧਤਾਈਆਂ ਦੋ ਉਤੋ' ਦੀ ਪੈ ਗਈ ਹੈ । ਅਤੇ ਇਸਦੋਂ 
ਨਾਲ ਹੀ ਇਹ ਕਿ ਸਾਮਰਾਜ ਵਲੋ' ਸਰਮ:ਏ ਦੀ ਬਰਾਮਦ 
ਕਾਰਣ ਤੀਜੀ ਦ੍ਨੀਆਂ ਦੇ ਮੁਲਕਾਂ ਵਿੱਜ ਵੀ ਸਰਮਾਏ- 
ਦਾਰੀ ਰਿਸ਼ਤੇ ਇੱਕ ਖਾਸ ਹੱਦ ਤੱਕ ਵਿਕਸਿਤ ਹੋ 
ਗਏ ਹਨ । 

ਉਪਰੋਕਤ ਬਿਆਨੇ ਸਾਰੇ ਵਿਚਾਰਧਾਰਕ ਰੱਟਿਆਂ, 
ਧਾਰਨਾਵਾਂ ਤੇ ਬਹਿਸ ਦੇ ਸਿੱਟੇ ਵਜੋ ਦੁਨੀਆਂ ਭਰ ਵਿੱਚ 
ਨਵੇ” ਸਿਰਿਉ ਕਮਿ, ਇਨ. ਤਾਕਤਾਂ ਦੀ ਸਫਬੈਦ) ਹੋਣੀ 
ਸ਼ੁਰੂ ਹੋਈ. ਅਤੇ ਇਸਦੀ ਰੌਸਨ) ਵਿੱਚ ਹਿੰਦੁਸਤਾਨ 
ਦੇ ਕਮਿਊਨਿਸਟ ਇਨਕਲਾਬੀਆਂ _ਵਿਚਕਾਰ ਵੀ 
ਬੁਨਿਆਦੀ ਸਿਧਾਂਤਕ ਮਸਲਿਆਂ ਤੇ ਬਹਿਸ ਭੇਡ ਤੇ 
ਇਸਦੇ ਆਧਾਰ ਤੇ ਮੁੜ-ਸਫਬੰਦੀ ਦਾਂਅਮਲ ਚੱਲ ਪਿਆ । 

ਉਪਰੋਕਤ ਅਮਲ ਨੂੰ ਪੰਜਾਬ ਦੋ ਕਮਿ, ਇਨ, ਏੇ 
ਪ੍ਰਤੰਗ'ਵਿੱਚ ਦੌਖਦੇਂ ਹੋਏ ਹੇਠ ਲਿਖੋ ਨੁਕਤੇ ਉਭਰ ,ਕੇ 
ਸਾਹਮਣੇ. ਆਉਦੇ ਹਨ । 

ਤਿੰਨ ਸੰਸਾਰਾਂ ਦੇ ਸਿਧਾਂਤ ਤੇ ਚੀਨ ਦੀ ਮੌਜੂੰਦਾ - 
ਲੀਡਰਸ਼ਿਪ ਦੇ ਰੱਲ ਸਬੋਧੀ ਬਹਿਸ ਮੂਕੰਮਲ-ਹੋ ਚੁੱਕੀ.ਹੈ 
-ਤੇ ਸਿਰਫ ਇਕ ਗਰੁੱਪ (ਪੁਲਾ-ਰੇਡੀ). ਨੂੰ ਛੱਡਕੇ ਪੰਜਾਬ 
ਵਿਚਲੇ ਬਾਕੀ ਸਾਰੇਂ ਗਰ੍ਹੱਪ ਤੇ ਕਮ ਇਨ.- ਇਸਦੇ 
ਖਿਲਾਫ ਪੂਜ਼ੀਸ਼ਨ ਲੰ ਚੁੱਕੋ ਹਨ । 2੧੮੫ 


ਅਲਬਾਨੀਆਂ ਪੱਖੀਆਂ ਦਾ ਇਥੋਂ ਕੋਈ ਅਧਾਰ =' 


ਨਹੀ”ਅਤੇ ਨਾਂ ਹੀ'ਕੇਂਈ ਜਥੇਬੋਦੀ ਹੈ ਹਾਂ ,ਜਿਰਫ, ਕਦੇ 
ਕੁਦਾਈ' ਹਿੰਦੁਸਤਾਨ ਦੇ ਬ-ਹਰੋ' (ਕਨੂੰਡਾ ਵਿਚੋ) ਉਧੇਨਾਂ 4 
ਦੇ ਸਮਰਥਕ ਪੇਂਸਟਰ ਜਾਂ ਪਰਚੇ ਆਦਿ ਵੰਡ 'ਜਾਂਦੇਜ਼ਿਨ- ” 
ਜਿਸਦਾ ਇਥੋਂ" ਦੀ ਇਨਕਲਾਬੀ ਲਹਿਰ ਵਿੱਚ “ਕੋਈ 


੪ 


ਅਮਲੀ ਮਹੱਤਵ ਨਹੀ' ਹੈ 8 _ - ਸਾ 


ਅਸਲ ਵਿਚ ਹੁਣ ਦੀਆਂ ਹਾਲਤਾਂ ਵਿਚ ਬੰਹਿਸ:= 


ਵਾਲੰ- ਜਾਂ ਮਤਭੇਦ ਦੇ ਨ੍ਕਤੇ-ਭਾਰਤ ਦੰਨ:ਸੰਮਾਜਿਕ- 
ਆਰਥਿਕ ਖਾਸਾ 'ਤੇ।ਏਜ ਵਿਚ ਸਾਮਰਾਜ ਦਾ "ਰੁੰਲੰਢ 
। ” 

€ 


ਬਣਦੇ ਹਨ । 
ਸਾਮਰਾਜ ਦੇ ਪੱਛੜੋ੍‌ ਮੁਲਕਾਂ, ਵਿਚ ਰੌਲ ਬਾਰੋਂ 
ਚੱਲੀ ਆਉਦੀ ਮਾਨਤਾ ਪ੍ਰਾਪਤ ਧਾਰਨਾਂ ਕਿ ਸਾਮਰਾਜ 
ਇਹਨਾਂ ਦੋਸ਼ਾਂ ਵਿਚ ਜਗੀਰਦਾਰੀ ਨੂੰ ਆਪਣੇ ਮੁੱਖ 
ਸਮਾਜਿਕ ਅਧਾਰ ਵਜੋਂ“ ਵਰਤਦਾ ਹੈ ਤੇ ਇਸ ਲਈਂ 
ਇਹਨਾਂ ਦੇਸ਼ਾਂ ਵਿਚ ਪੈਦਾਵਾਰੀ ਸ਼ਕਤੀਆਂ ਦੇ ਵਿਕਾਜ 
ਨੂੰ ਇਸ ਹੱਦ ਤੱਕ ਰੌਕ ਕੈ ਰਖਦਾ ਹੈ ਕਿ ਇਥੋ ਅਰਧ= 
ਜਗੀਰੂ ਢਾਂਚਾ ਉਮੋ ਤਰ੍ਹਾਂ ਕਾਇਮ ਰਹਿੰਦਾ ਹੈ .ਤੇ ਲੋਕਾਂ 
ਵਿਕਕਾਰ ਜਗੀਰੂ 'ਰਿਸ਼ਤੇ ਪ੍ਰਮੁੱਖ ਰਹਿੰਦੇ ਹਨ, ਹੁਣ 
ਸਰਵਪ੍ਰਵਾਨਿਤ ਨਹੀ' `ਰਹੀ । 
ਇਨਕਲਾਬੀ ਕਮਿਊਨਿਸਟ ਪਾਰਟੀ, ਭਾਰਤ ਤੋਂ 
ਕੁਝ ਹੌਰਾਂ ਦ' ਇਹ ਮੱਤ ਹੈ ਦੂਜੀ ਸੰਜਾਰ ਜੰਗ ਤੋ 
ਬਾਅਦ ਸਾਮਰਾਜ ਨੇ ਆਪਣੀਆਂ ਨੀਤੀਆਂ ਤੇ ਢੰਗ 
ਤਰੀਕੋ ਬਦਲੇ ਹਨ । ਇਸ ਵਲੋ" ਸਰਮਾਏ ਦੀ ਬਰਾਮਦ 
ਕਾਰਣ ਪਛੜ ਮੁਲਕਾਂ ਵਿਚ ਇਕ ਖਾਸ ਹੱਦ ਤੱਕ 
ਸਰਮਾਏਦਾਰੀ ਰਿਸ਼ਤੈ ਪੌਦਾ ਹੋਏ ਹਨ ਜਿਸ ਕਾਰਣ 
ਹਿੰਦੁਸਤਾਨ ਵਿਚ ਇਨਕਲਾਬ ਦੀ ਯ੍ਰੱਧਨੀਤੀ ਤੇ `ਦਾਅ= 
ਪੇਚਾਂ ਵਿਚ ਤਬਦੀਲੀ ਦੀ ਲੌੜ ਹੈ। ਇਸ ਨਿਰਣੇ 
ਅਨੁਸਾਰ ਸੱਤਾ ਹਥਿਆਉਣ ਲਈ ਕਮਿ. ਇਨੋਕਲਾਬੀਆੰ ' 
ਨੂੰ ਤਿਆਰੀ ਸਾਰੇ ਦੇਸ਼ ਫਿਚ ਇੱਕ ਆਮ ਹਥਿਆਰਬੰਦ 
ਬਗਾਵਤ ਦੀ ਯੁੱਧਨੀਤ ਦੇ ਤਹਿਤ ਕੱਰਨੀ ਚਾਹੀਦੀ ਹੈ 
ਨਾਂ ਕਿ ਪੇੱਡੂ ਖੋਤਰ ਵਿਚ ਖਿੱਤਾਵਾਰ ਕਬਜ਼ਾ ਕਰਦੈ 
ਹੋਏ ਚਾਹੇ ਕਿ ਵਿਸ਼ੇਸ਼ ਹਾਲਤਾਂ ਵਿਚ ਇਕ ਅਚਨਚੇਤ 
ਬਗਾਵਤ ਰਾਹੀ' ਵੱਡੇ ਹਿੱਸੋ ਤੇ ਅਧਿਕਾਰ ਕਰ ਲੌਣ ਤੋ” 
ਬਾਅਦ ਹਥਿਆਰਬੰਦ ਘੋਲ ਦੇ ਲਮਕ ਜਾਣ ਨਾਲ 
ਲੰਮਕਵੇ' ਲੌਕ ਯੁੱਧ ਦਾ ਰੂਪ ਧਾਰਨ ਕਰ ਜਾਣ ਦੀ 
ਸੰਭਾਵਨਾਂ ਵੀ ਚਿਤਵੀ ਜਾਂਦੀ ਹੈ । ਇਸੇ ਨੀਤੀ ` ਨੂੰ ਮੰਨਣ 
ਵਾਲਿਆਂ ਵਲੋ ਕਿਸਾਨੀ ਨਾਲੋਂ' ਮਜ਼ਦੂਰ ਜਮਾਤ ਵਿਚ 
ਕੌਮ ਕਰਨ ਨੂੰ ਵੱਧ ਅਹਿਮੀਅਤ ਦਿੱਤੀ ਜਾਂਦੀ ਹੈ ਤੇ 
ਬਾਕੀ ਜੰਮਾਤਾਂ ਵਿਚ_ਸਮ'ਜਵਾਦੀ ਚੋਤਨਾ ਫੌਲਾਉਣ 
ਨੂੰ ਮੁੱਖ ਰੱਖ ਕੋ `ਕੰਮ ਕੀਡਾ ਜਾਂਦਾ ਹੈ ਨਾਂ ਕਿ ਜਮਹੂਰੀ 
ਚੋਤਨਾ' ਨੂੰ । ਇਸ ਨਿਰਣੌ ਤਹਿਤ ਕਿਉਕਿ ਸਾਮਰਾਜ 
ਲੋਕਾਂ'ਦਾ ਮੁੱਖ ਦੁਸ਼ਮਣ ਬਣ ਜਾਂਦਾ ਹੈ ਅਤੇ ਸਾਮਰਾਜ 
ਇਕ 'ਸੌਂਸਾਰੰ ਪੱਧਰੀ ਵਰਤਾਰਾ ਹੈ' ਇਸ ਲਈ ਇਸਨੂੰ 
ਫੈਸਲਾਗ੍ਨ ਰੂਪ ਵਿਚ ਹਾਰ ਕੌਮਾਂਤਰੀ ਪਧਰ ਤੇ ਸਾਅਰਾਜ 
ਖਿਲਾਫ ਚਲ _ਰਹੀਐਂ 'ਲੜ'ਈਆਂ ਨੂੰ ਇਕ ਲੜੀ ਵਿਚ 
ਪਰੋਕੇ ਹੀ'ਦਿੱਤਇਜਾੜਕਦੀ ਹੈ ਇਸ ਕਾਰਨ ਇਸ ਰੁਝਾਨ 
ਵਲ" ਸੰਸਾਰ ਭਰ ਦੇ ਕਮਿਊਨਿਸਟਾਂ ਇਨਕਲਾਬੀਆਂ 
ਨੂੰ ਇਕ` ਕੌਮਾਂਤਰੀ ਵਿਚ ਜਥੇਬੰਦ ਕਰਨ ਨੂੰ ਵਧ 
ਵਕ ਦਿੱਤਾ ਜਾਂਦ! ਹੈ ਤੇ ਇਸ'ਸਬੰਧ ਵਿਚ ਭਰਪੂਰ 
ਕੋਸ਼ਿਸ਼ਾਂ ਕੀਤੀਆਂ-ਜਾਂ ਰੰਹੀਆਂ. ਹੇਨ ।- ਇਹਨਾਂ ਵਲੋ 
ਹਿੰਦੁਸਤਾਨ ਢੀ ਇਨਕਲਾਬ ਲਹਿਰ ਨੂੰ ਸੰਸਾਰ ਇਨ- 


ਕਲਾਬ ਦੇ ਇਕ ਅੰਗ ਵਜੋ ਲਿਆ ਜਾਂਦਾ ਹੈ 1 
ਦੂਜੋ ਪਾਸੇ ਪਹਿਲੀ ਧਾਰਨਾ ਨੂੰ ਮੰਨਣ ਵਾਲੇ 
ਭਾਰਤੀ ਇਨਕਲਾਬ ਦੇ ਰਾਹ ਨੂੰ ਬੁਨਿਆਦ ਤੌਰ ਤੇ 
ਚੀਨ ਦੇ ਇਨਕਲਾਬ ਦੇ ਰਾਹ ਨਾਲ ਹੀ ਮਿਲਢਾ ਮੰਨਦੇ 
ਹਨ । ਇਹਨਾਂ ਵਲੋ” ਮੰਨੀ ਜਾਂਦੀ ਧਾਰਨ ਅਨੁਸਾਰ 
ਸਾਮਜਾਜ ਵਲੁੰ“ ਹਿੰਦੁਸਤਾਨ ਵਿਚ ਲਾਈ ਗਈ ਪੂੰਜੀ 
ਨਾਲ ਇਸਦਾ ਸਰਮਾਏਦਾਰਾਨਾਂ ਰਾਹ ਤੇ ਕੋਈ ਗਿਣਨ- 
ਯੋਗ ਵਿਕਾਸ ਨਹੀ' ਹੋਇਆ ਅਤੇ ਲੋਕਾਂ ਵਿਚਕਾਰ 
ਜਗੀਰੂ ਰਿਸ਼ਤੇ ਤੇ ਪੈਦਾਵਾਰ ਦੋ ਜਗੀੜ੍ਹ ਢੰਗ ਕਾਇਮ 
ਹਨ । ਇਸ ਨਿਰਣੇ ਤਹਿਤ ਭਰਤੀ ਇਨਕਲਾਬ ਦਾ 
ਰਾਹ ਲਮਕਵੋ' ਲੌਕ-ਯੁੱਧ ਦਾ ਬਣਦਾ ਹੈ, ਜਿਸ ਅਨੁਸਾਰ 
ਪਿੰਡਾਂ ਵਿਚ ਜਗੀਰੂ. ਜਕੜ ਨੂੰ ਤੋੜਦੇ ਹੋਏ, ਆਪਣੀ 
ਹਥਿਆਰਬੋਢ ਗ੍ਰਰੀਲਾ ਤਾਕਤ ਦਾ ਵਿਕਾਸ ਕਰਦੇ ਹੋਏ 
ਇਲਾਕਾਵਾਰ ਤਾਕਤ ਹਾਸਲ ਕਰਦੋ ਹੋਏ, ਪਿੰਡਾਂ ਨਾਲ 
ਸ਼ਹਿਰਾਂ ਨੂੰ ਘੇਰਨ ਦੀ ਨੀਤੀ ਨਾਲ ਰਾਜ ਸੱਤਾ ਤੇ ਕਾਬਜ਼ 
ਹੋਇਆ ਜਾਵੰਗਾ । ਇਸ ਯੁੱਧਨੀਤੀ ਤਹਿਤ ਜ਼ਰਦੀ 
ਇਨਕਲਾਬ (ਜ਼ਮੀਨ ਵੰਡਣ ਦੇ ਪ੍ਰਗਾਮ) ਨੂੰ ਧੁਰਾ ਬਣਾਕੇ 
ਕੌਮ ਜਾਂਦਾ ਹੈ ਇਸ ਲਈ ਬੋਜ਼ਮੀਨੇ ਤੋਂ` ਘੱਟ ਜ਼ਮੀਨ 
ਵਾਲ ਕਿਸਾਨਾਂ ਨੂੰ ਇਨਕਲਾਬ ਦੀ ਮੁੱਖ ਸ਼ਕਤੀ ਮੰਨਿਆ 
ਜਾਂਦਾ ਹੈ ਚਾਹੋ ਕਿ ਮਜ਼ਦੂਰ ਜਮਾਤ ਵਿਚ ਕੌਮ ਤੋ ਉਸਦੀ 
ਸਿਧਾਂਤਕ ਅਗਵਾਈ ਨੂੰ ਕਬੂਲਿਆ ਜਾਂਦਾ ਹੈ । ਇਸ 
ਨਿਰਣੇ ਤਹਿਤ ਕਿਉਕਿ ਵਿਸ਼ਾਲ _ਲੌਕਾਈ ਵਿਚ 
ਬ੍ਰਜੂਆ ਜਮਹੂਰੀ ਜ਼ੌਤਨਾ ਅਜੋ ਨਹੀ" ਪਾਈ ਜਾਂ 
ਸ਼ੋ ਲੋਕਾਂ ਵਿਚ ਜਮਹੂਰੀ ਚੇਤਨਾ ਫੌਲਾਉਣਾ ਫੀ ਇਕ 
ਖਾਸ ਕਾਰਜ ਵਜੋ' ਮਿਥਿਆ ਜਾਂਦਾ ਹੈ । ਇਸ ਲਾਈਨ 
ਦੇ ਘੋਰੋ ਥਲ ਆਉਦੇ ਕਮਿ, ਇਨਕਲਾਬੀਆਂ ਵਲ” 
ਚਾਹੇਂ ਇਕ ਕੌਮਾਂਤਰੀ ਅਗਵਾਈ ਢੇਂ ਕੇਂਦਰ ਕਮਿਊਨਿਸਟ 
ਕੌਮਾਂਤਰੀ ਦੀ ਘਾਟ ਨੂੰ ਮਹਿਸੂਸ ਕੀਤਾ ਜਾਂਦਾ ਹੈ ਪ੍ਰੰਦ੍ਹ 
ਇਸਦੀ ਸਥਾਪਨਾ ਲਈ ਉਨਾਂ ਉਤਸ਼ਾਹ ਨਹੀ` ਵਿਖ= 
ਇਆ ਜਾਂਦਾ । 
ਸੋਂ ਇਸ ਵਿਚਾਰ ਚਰਚਾ ਤੋ' ਸਪਸ਼ਟ ਹੈ ਕਿ ਅੱਜ 
ਕਮਿ. ਇਨ. ਤਾਕਤਾਂ ਵਿਚਕਾਰ ਦੋ ਮੁੱਖ ਰੁਝਾਨ ਪਾਏ 
ਜਾਂਦੇ ਹਨ ਜਿੰਨਾਂ ਵਿਚਕਾਰ ਹਿੰਦ੍ਰਸਤਾਨ ਦੋ ਖਾਸੋ, ਭਾਰਤੀ 
ਇਨਕਲਾਬ ਦੇ ਰਾਹ, ਅੱਜ ਦੀ ਹਾਲਤ ਵਿੱਚ ਸਾਮਰਾਜ 
ਦੇ ਸੋਕਟ ਤੇ ਇਸਦੇ ਰੌਲ ਨੂੰ ਅੰਗਣ ਆਦਿ ਮਸਲਿਆਂ 
ਤੇ ਵੱਖਰੋਂ ਵੱਖਰੇ ਨਿੱਰਣੇ ਹਨ. ਤੇ ਇਹਨਾਂ ਢੇ ਰੁਝਾਨਾਂ 
ਕਾਰ ਬਹਿਸ-ਭੌੜ ਚਲਣਾ ਕੁਦਰਤ) ਹੈ ਪਰ ਇਸੋਤੋ” 
ਕਮਿ, ਇਨ. ਤਾਕਤਾਂ ਦਾ ' ਐਨੇ ਧੜਿਆਂ ਵਿੱਚ ਵੌਡੇ 
ਰਹਿਣਾਂ ਕਿਸੋਂ ਤਰ੍ਹਾਂ ਵੀ ਨਹੀ“ ਨਿਕਲਦਾ ਜਿੰਨ੍ਹਾਂ ਵਿਚਕਾਰ 
ਮਤਭੋਂਦ ਛੋਟੇ-ਮੋਟੇ ਦਾਅਪੈਚਕ ਜਾਂ ਕਿਸੈ _ਧਾਰਵਾਂ ਜਾਂ 
ਨਿਰਣੇ ਨੂੰ ਵੱਧ ਜਾਂ 'ਘੱਟ ਮਾਤਰਾ ਵਿੱਚ ਮੰਨਣ ਦੇ ਹਨ । 


” 


ਭ 


ਅਤੇ ਇਹ ਮਤਭੌਦ ਵੀ ਆਮ ਤੌਰ ਤੇ ਵਖੋ-ਵਖਰੇ 
ਇਲਾਕਿਆਂ ਵਿੱਚ ਵਖਰੀਆ 2 ਹਾਲਤਾਂ ਹੇਠ ਕੰਮ ਕਰਨ 
ਤੇ ਆਪਸ'ਵਿੱਚ ਬਹਿਸ ਵਿਚਾਰ ਤੇ ਆਪਣੇ ਅਨ੍ਭਵ 
ਸਾਂਝੇ ਕਰਨ ਲਈ ਕੋਈ ਸਝਾ ਜੁਗਾੜ ਨਾ ਹੋਣ 'ਚੋ” 
ਨਿਕਲਦੇ ਤੇ ਵਧਦੇ ਹਨ. ਇਸਤੋ” ਬਿਨ” ਇਕ ਦ੍ਰੂਜੋ 
ਪ੍ਰਤੀ ਲ੍ਿਸ਼ਟੀਕੋਣ ਸਾਂਥੀਆਵਾਂ ਤੇ ਸਿੱਖਣ ਸਿਖਾਉਣ ਦੀ 
ਭਾਵਨਾਂ ਵਾਲਾ ਘੱਟ ਤ ਦੂਜੇ ਨੂੰ ਗਲਤ ਸਿੱਧ ਕਰ ਕੈ 
ਆਪਣੀ ਪੈੱਠ ਬਿਠਾਉਣ ਵਾਲ਼ ਵੱਧ ਹੈ ਜਿਸ ਕਰਕੇ 
ਵੱਖ 2 ਮਸਲਿਆਂ ਪ੍ਰਤੀ ਰਾਵਾਂ ਦੇ ਥੋੜੋ ਬਹੁਤ ਕਖਰੋਵੇ” 
ਵੀ, ਜੋ ਕਿ ਕੁਦਰਤ) ਹੁੰਦੇ ਹਨ ਤੋਂ ਇਕ ਪਾਰਟੀ ਅੰਦਰ 
ਫੀ ਉਠਦੇ ਜ਼ਹਿੰਦੇ ਹਨ, ਅਕਸਰ ਲੰਮੀ ਤੋ ਅਊ 
ਅਕੈਡਮਿਠ ਬਹਿਸ ਦੇ ਵਿਸ਼ੋ ਬਣਦੇ ਹਨ । ਇਸਤੋਂ" 
ਇਲਾਵਾ ਉਪਰੋਕਤ ਵਰਨਣ ਕੀਤੀਆਂ ਦੋ ਵੱਖਰੀਆਂ 2 
ਲਾਈਨਾਂ ਵਾਲੋਂ ਰੁਝਾਨ ਵੀ ਕਮਿਊਨਿਸਟ ਪਾਰਟੀਆਂ 
ਅੰਦਰ ਪਹਿਲਾਂ ਵੀ ਬਹਿਸ ਦਾ ਵਿਸ਼ਾ ਬਣਦੇ ਰਹੋ ਹਨ 
ਜਿਵੇ' ਕਿ ਚੀਨ ਦੀ ਕਮਿਉਨਿਸ਼ਟ ਪਾਰਟੀ ਅੰਦਰ ਹੀ 
ਤੇ ਇਹਨਾਂ ਨੂੰ ਦੇ ਲੀਹਾਂ ਦਰਮਿਆਨ ਘੋਲ ਨੂੰ ਸਹੀ 
ਢੌਗ ਨਾਲ ਚਲਾ ਕੇ ਹੱਲ ਕੀਤਾ ਜਾਂਦਾ ਰਿਹਾ ਹੈ । 

ਅਜ$ ਵਿਚ ਹਿੰਦੁਸਤਾਨ ਦੋ ਕਮਿਊਨਿਸਟਾਂ ਵਲੋ 
ਭਾਰਤੀ ਸਮਾਜ ਤੇ ਭਾਰਤੀ ਇਨਕਲਾਬ ਸਬੈਧੀ ਸਹੀ 
ਲਾਈਨ ਨਾਂ ਦੇ ਸਕਣ ਦੋ ਵਰਤਾਰੇ ਨੂੰ ਇੱਕ ਕਮਿ, ਇਨ. 
ਗਰੱਪ (ਮਾਸ ਲਾਈਨ ਗਰੁੱਪ) ਹੀ ਆਪਣੇ ਪਰਚੇ ਵਿੱਚ 
ਹੁਣ' ਇਉ" ਮੰਨਦਾ ਹੈ-- 

“ਕਮਿਊਨਿਸਟਾਂ ਵਲੋਂ” ਭਾਰਤੀ ਸਮਾਜ ਦਾ ਕੀਤਾ 
ਗਿਆ ਨਿਰਣਾ ਆਮ ਕਰਕੇ ਸਦਾਂ ਹੀ ਨ੍ਕਸਦਾਰ ਸਿੱਧ 
ਹੋਇਆ ਹੈ । ਉਨ੍ਹਾਂ ਦੀ ਪਹੁੰਚ ਠੇਸ ਹਾਲਤਾਂ ਦੇ ਠੌਸ 
ਨਿਰਣੇ ਤੌ ਨਹੀ ਸਗੋ' ਕੁਝ ਆਮ ਜਿਹੀਆਂ ਸਚਾਈਆਂ. 
ਤੋ' ਸ਼ੁਰੂ ਕਰਨ ਦੀ ਰਹੀ ਹੈ। ਅਕਸਰ ਹੀ ਬਹਿਸ ਇਸ 
ਸ੍ਰ ਆਲ ਦੁਆਲੇ ਕੋ'ਢਰਤ ਰਹੀ ਕਿ ਭਾਰਤੀ ਹਾਲਤ ਦਾ 
ਨਿਰਣਾ ਕਰਨ ਲਬੀ ਰੂਸੀ ਮਾਡਲ ਨੂੰ ਆਧਾਰ ਬਣਾਇਆ 
ਜਾਵੇ ਜਾਂ ਚੀਨੀ ਨੂੰ ਤੇ ਜਾਂ ਦੋਵਾਂ ਨੂੰ ਹੀ। ਅਤੇ ਉਹਨਾਂ 
ਨੇ ਭਾਰਤੀ ਸਮਾਜ਼ ਦੀ 'ਚੀਰਫਾੜ ਕਰਨ ਲਈ ਮਾਰਕਸੀ 
ਵਿਧੀ ਨੂੰ ਖੁਲ੍ਹ ਮਨ ਨਾਲ ਵਰਤਣ ਦੀ ਕਦੇ ਵੀ ਖੋਚਲ 
ਨਹੀ” ਕੀਤੀ ।' 

ਸੌ ਦੂਸਰੇ ਗਰੁੱਪ ਨੂੰ ਸੋਧਵਾਦੀ, ਮੌਕਾਪ੍ਰਸਤ ਜਾਂ 
ਇਨਕਲਾਬ ਤੋ ਭਗੌੜੇ ਕਹਿਣ ਨਾਲ ਜਾਂ ਜਾਂਤੀ ਚਿੱਕੜ 
ਉਛਾਲੀ ਕਰਨ ਨਾਲ (ਜਿਵੇ ਕਿ ਪਿਛਲੇ ਸਮੇ“ ਵਿੱਹ 
ਪੰਜਾਬ ਵਿਚ ਕੀਤਾ ਗਿਆਂ ਹੈ 1 ਨਾ ਤਾਂ ਕੋਈ ਆਪਣੀ 
ਲਾਈਨ ਦੀ ਉਤਮਤਾ ਜਚਾ ਸਕਦਾ ਹੈ ਅਤੇ ਨਾਹੀ 
ਦਰ੍ਹਸਤ ਲਾਈਨ ਦੋ ਵਿਕਾਂਸ ਵਿੱਚ ਕੌਈ ਹਿੱਸਾ ਪਾ 
ਸਕਦਾ । ਅੱਜ ਲੌੜ ਕਮਿਊਨਿਸਟ ਇਨਕਲਾਬ ਲਹਿਰ 

1 


॥ 


ਸਾਹਮਣੇ ਖੜੀਆਂ ਸਮਸਿਆਵਾਂ ਨੂੰ ਮਾਰਕਸਵਾਦ-ਲੰਨਿਨੁ- 
ਵਾਦ ਵਿੰਚ ਨਿਹਚਾ ਰਖਣ ਵਾਲ ਹਰ ਵਿਅਕਤੀ, ਗੰਰ੍ੱਪ 
ਜਾਂ ਪਾਰਟੀ ਨਾਲ ਹਰ ਪੱਖ ਤੋ" ਖੁਲ੍ਹੇ ਮਨ ਨਾਲ ਵਿਚਾਰਨ 
ਦੀ ਹੈ ਤੋਂ ਇਉ' ਕਰਦੇ ਸਮੋ" ਹਰ ਕਿਸਮ ਛੇ ਕੱਟੜਵਾਦ 
ਜਾਂ ਪਹਿਲਾਂ ਹੋਏ ਸਭ ਕ੍ਰਝ ਨੂੰ ਨਕਾਰਨ ਦੀ ਬਿਰਤੀ ਨੂੰ 
ਰੱਦ ਕਰਦੇ ਹੋਏ ਮਾਰਕਸਵਾਦ-ਲੰਨਿਨਵਾਦ ਦੋ ਬੁਨਿਆਦੀ 
ਅਸ਼ੂਲਾਂ ਤੋ ਦ੍ਰਿੜਤਾ ਨਾਲ ਖੜ੍ਹਨਾ ਚਾਹੀਦਾ ਹੈ । ਇਸ 
ਕੰਮ ਲਈ ਇਕ ਕੁੱਲ'ਹਿੰਦ ਪਰਚੇ ਦੀ ਪ੍ਰਕਾਸ਼ਨਾ ਕਰਨੀ 
ਸਭ ਤੋਂ" ਵੱਧ ਸਹਾਈ ਹੋ ਸਕਦੀ ਹੈ ਜਿਸ ਵਿੱਚ ਸਾਰਿਆਂ 
ਧੜਿਆਂ ਦੇ ਲੌਖ, ਰਿਪੋਰਟਾਂ ਤੇ ਵੱਖ ਵੱਖ ਮਸਲਿਆਂ 
ਬਾਰੇ ਆਪਣਾ ਪੱਖ ਪੋਸ਼ ਕਰਨੇ ਵਾਲੀਆਂ ਲਿਖਤਾਂ ਨੂੰ 
ਬਿਨਾਂ ਕਿਸੇ ਵਿਤਕਰੇ ਤੋ“ ਛਾਪਿਆ ਜਾਵੇਂ ) ਇਸ ਮਾਮਲਂ 
ਫ਼ਿੱਚ ਤੌਗਨਜ਼ਰੀ ਤੇ ਸੰਕੀਰਣਤਾਵ'ਦ ਤੌ ਮੁਕਤ ਹੌਣਾ 
ਜ਼ਰੂਰੀ ਹੈ ਕਿਉਕਿ ਅਕਸਰ ਇਹੋ ਜਿਹੇ 'ਸਿਧਾਤਕ 
ਪਰਚੇ ਤੇ ਜਦ ਇੱਕ ਧਿਰ ਕਾਬਜ਼ ਹੋ ਜਾਵੇ ਤਾ ਉਹ 
ਦੂਸਰਿਆਂ ਦੀਆਂ ਸਮਝਾਂ ਨੂੰ ਵਿਗ'ੜ ਕੇ ਤੇ ਆਪਣੀ ਨੂੰ 
ਉਭਾਰ ਕੇ ਪੋਸ਼ ਕਰਦੀ ਹੈ । ਕਮਿ. ਇਨ ਦੇ ਸਿਧਾਂਤਕ 
ਪਰਚੇ ਲਿਬਰੇਸ਼ਨ ਨਾਲ ਵੀ ਇੰਜ ਹੀ ਹੋਇਆ ਸੀ 
(ਉ'ਜ ਇਸ ਸਬੰਧ ਵਿੱਚ ਹੁਣ ਕੁਝ ਗਰ੍ਹੇਪਾਂ ਵਲੋ” ਕੋਸ਼ਿਸ਼ਾਂ 
ਚਲ ਫੀ ਰਹੀਆਂ ਹਨ ਕਿ ਇਸ ਤਰਾਂ ਦਾ ਕੋਈ ਸਾਝਾ 
ਪਰਚਾ ਕਢਿਆ ਜਾ ਸੋਕੇ ) ਇਸ ਤੋ ਬਿਨਾਂ ਜਨਤਕ 
ਜਥੋਬੈਦੀਆਂ ਵਿਚ'ਕੰਮ ਕਰਦੇ ਸਮੋ ਇੱਕ ਵਰਗ ਦੀ 
ਇਕੋ ਜਥੋਬੈਦੀ ਤੇ ਹੀ ਕਾਇਮ ਰਹਿਣਾ ਚਾਹੀਦੇ ਹੈ ਤੇਂ 
“ਉਸ ਵਿੱਚੋਂ ਜੇਮੈਂਹੂਰੀ ਕੇ“ਦੇਰਵਾਦ ਦੇ' ਨਿੰਯੇਮਾ ਤਹਿਤ ਕੰਮ 
ਕਰੈਦੇ ਹੋਏ ਜਨੋਤਕ ਜਥੋਂਖੁੰਦਿਆਂ ਵਿਚੋਂ“ ਫੁੱਟ ਪਾ ਕੇ 
ਨਿੰਕਲਣ ਤੇ ਕੱਢਣ ਕਢਾਉਣ ਦੋ ਚੰਕਰ ਨੂੰ ਖੱਤਮ ਕਰਨਾ 
ਚਾਹੀਂਦਾ ਹੈ 1 ਜੰਨੇਂਤਕ 'ਜਥੰਬੰਦੀ ਦੇ ਮੈਬਰਾਂ ਦੀ ਬਹੁਤ 


ਪੁਸਤਕ ਪਹਿਚਾਣ : 


ਸਾਨੂੰ ਫਿਰਕੂ ਜਨੂੰਨ ਦੇ ਵਿਰ੍ਧ ਇਕ ਸਰਬੁਪਰਖਹੀ 
ਜੰਗ ਦੀ ਲੌੜ ਹੈ 1 ਸਿੰਧਾਂਤਕ ਪੱਖ ਤਾਂ ਇਸ ਲੌੜ ਵਿਚ 
ਇਹ ਕੌਮ ਅਦਿ ਹੈ'ਕਿ ਅੰਧ ਵਿਸ਼ਵਾਸ਼ ਦੀ ਥਾਂ ਢਲੀਲ 
ਨੂੰ ਸੋਚ, ਦਾ ਧੁੰਰਾ ਬਣਾਇਆ ਜਾਏ । ਇੰਸ ਪੱਖ ਤੋ ਲੰਕਾ 
ਦੇ ਡਾਕਟੌਰ ਕਾਵੂਰ ਦਾ ਕੈਮ ਸੰਸਾਰ ਪ੍ਰਸਿਧੱਤਾ ਦਾ ਦੁਰਜਾ 
ਰਖਦਾ ਹੈ । _ਡਾਂਕਟਰ ਕਾਵੂਰ ਮੰਨੋਵਿਗਿਆਨ ਦੇ ਡਾਕਟਰ 
ਹੱਨ । ਉਹਨਾਂ ਦੀ ਜ਼ਿੰਦਗੀ ਦਾ ਮਿਸ਼ਨ ਹੈ ਕਿ ਲੌਰ੍ਹਾੰ ਨੂ 
ਵਹਿਮਾਂ? ਜਾਦੂ ਟੂਰੱਣਿਆਂ, ਤੇ .ਕਥ੍ਹਿਤ ਦੇਵ ਪੁਰਸ਼ਾਂ ਦੋ 
ਚਮਤਕਾਰੀ ਚੁੱਕਰ੍ਹਾਂ ਵ੍ਰਿ' ਕਢਿਆ ਜਾਏ 1 ਦੇਵੁ ਪੁਰਸ਼ਾਂ 
ਵਿਚ ਉਹ ਸਾਂਈ ਬਾਬਾ ਮਹਾਂ ਰਿਸ਼ੀ` ਮਹੋਸ਼' ਯੋਗੀ 
12 


ਵੱਡ ਬਹੁਗਿਣਤੀ ਵੀ ਅਕਸਰ ਇਕੱਠੇ ਰਹਿਣ' ਚਾਹੁੰਦੀ 
ਹੈ ਤੇ ਫੁੱਟ ਦਾ ਵਰਤਾਰਾ ਵਾਪਰਣ ਨਾਲ ਆਮ ਜਥੇਬੰਦ 
ਕਾਡਰ ਵਿੱਚ ਖਿਝ ਤੇ ਨਿਰਾਸ਼ਤਾ ਫੌਲਦੀ ਹੈ ਤੇ ਸਮੁੱਚੇ 
ਰਰਪ ਵਿੱਚ ਇਨਕਲਾਂਬੀ ਕਾਜ਼ ਨੂੰ ਵੱਡਾ ਹਰਜਾ ਪੁੱਜਦਾ 
ਹੈ। 
ਸਾਰੇ ਕਮਿਊਨਿਸਟ ਇਨਕਲਾਬੀਆਂ ਦੇ ਰਰ ਮਸਲ 
ਤੇ, ਹਰ ਨਿਰਣੇ ਵਿਚ ਇਕ ਮੱਤ ਹੋ ਜਾਣ ਬਾਰੋ ਸੋਚਣਾ 
ਬਿਲਕਲ ਗੈਰ ਕੁਦਰਤੀ ਹੈ 1 ਅਕਸਰ ਹੀ ਅੱਡ 2 
ਮਸਲਿਆ ਪ੍ਰਤੀ ਸਾਰੇ ਵਿਅਕਤੀ'ਆਪਣੀਆਂ ਵੱਖ ਵੱਖ 
ਰਾਵਾਂ ਰਖਦੋ'ਹਨ ਤੇ ਉਹਨਾਂ ਨੂੰ ਰੱਖਣ ਦਾ ਹੱਕ ਵੇ 
ਹ੍ਰੰਦਾ ਹੈ ਚਾਹੇ ਉਹ ਇਕੇ ਪਾਰੈਂਟੀ ਵਿਚ ਜਥੋਖੋਦ ਹੋਣ 
ਜਾਂ ਨਾਂ! ਸੌ ਇਹ ਆਸ ਰੱਖੰਣੀ, ਕਿ ਪਹਿਲਾਂ ਸਾਰੋਂ 
ਮਤਭੋਂਦ ਖਤਮ ਹੋ ਜਾਣ ਫੌਰ ਹੀ ਇਕ ਪਾਰਟੀ ਵਿਚ 
ਜਥੇਬੰਦ ਹੋ ਸੰਗਿਆ ਜਾਵੇਗਾ, 'ਬਿਲਕ੍ਲ ਫਜ਼੍ਹਲ ਗੱਲ 
ਹੈ । ਲੌੜ ਹਰ ਮਸਲੋਂ ਤੇ ਉਠੰਦੀਆਂ ਵੱਖ ਵੱਖ ਸਮਝਾਂ 
ਨੂੰ ਸਹੀ ਢੰਗ ਨਾਲ ਹੱਲ ਕਰਨ ਦੀ ਹੈ । ਅੱਜ 'ਵੀ ਸਾਰ 
ਕਮਿਊਨਿਸਟ ਇਨਕਲਾਬੀ 'ਮਾਂਰਕਸੰਵਾਦ-ਲੰਨਿਨਵਾਦ- 
ਮਾਓ ਵਿਚਾਰਧਾਰਾ ਤੋਂ ਦ੍ਰਿੜਤਾਂ ਨਾਲ ਖੜੇ ਹਨ, ਗੱਲਾ 
ਇਹਨਾਂ ਸਿਧਾਂਤਾਂ ਨੂੰ (ਇਕ ਜੁਟ) ਇਨਕਲਾਬੀ ਤਾਕਤ 
ਵਿਚ ਫਟਾਉਣ ਦੀ ਹੈ ਜੇ ਇਸ ਨਾਕਾਬਿਲੇ ਜਿਉਣ 
ਢਾਂਚੇ ਨੂੰ ਉਖਾੜ ਕੇ ਸੁੱਟ ਸਕੋ ਅਤੇ 'ਇਕ ਚੰਗੇਰਾ ਸਮਾਜ, 
ਜਿੰਸਦੀ ਸਦੀਆਂ ਤੌ" ਕਲਪਨਾ ਕੀਤੀ ਜਾ ਰਹੀ ਹੈ, 
ਹਕੀਕਤ ਵਿਚ ਸਥਾਪਿਤ ਕਰਨ ਵੱਲ ਵਧਿਆ ਜਾ ਸਕੈ । 
ਕਿਤੋ ਅਜਿਹਾ ਨਾਂ ਹੋਵੇਂ ਕਿ ਅਸੀ" ਮੋਹਨ ਸਿੰਘ ਦੀਆਂ 
ਇਹਨਾਂ ਲਾਈਨਾਂ ਨੂੰ `ਹੀ ਸਿੱਧ ਕਰਦੇ ਰਹੀਏ-- 
ਨਾ ਇਕ ਵ। ਛਿਣ ਗਿਆ ਚੱਜ ਨਾਲ ਫੜਿਆ, 
ਕਰਦੇ ਸਨ ਜੋ ਸਮੋ ਤੇ ਛਾਣ ਦੀ ਗੱਲ । ੦ 


ਨ ''ਤੇ ਦੇਵ ਪੁਜੰਸ਼ ਹਰ ਗਏ......" 


ਕੇ ੦ ਡਾਕਟਰ ਕਾਵੂਰ 


ਅਜ਼ਾਰੀਆਂ ਰਜਨੀਸ਼ 9ਮੂਦਿਕ ਨੂੰ ਸ਼ਾਮਿਲ ਕਰਦੇ ਹਨ 
ਅਤ੍ਰੋ ਹਰੇ ਥਾਂ ਉਹਨਾਂ ਨਾਲ ਸਿੱਧੀ ਟੱਕਰ ਲੈਦੇ ਹਨ । 
ਡਾਕਟਰ ਕਾਵੂਰ ਠੇ ਜ਼ਿੰਦਗੀ ਭਰ ਲੌਕਾਂ -ਹੂੰ ਅੰਧ ਵਿਸ਼ਵਾਸ਼ 
ਦੀ. ਬਜਾਏ ਤਰਕ ਨਾਲ ਸੋਂਚਣਾਂ ਸਿਖਾਇਆ ਹੈ ਉਹ੍ਨਾਂ 
ਨੇ ਸਸਾਰ੍‌ ਪੱਧਰ ਤੋ ਸ47110020157 8001£11£5 
(ਤੱਰਕਸ਼ੀਂਲ ਲੌਕ ਦੀਆਂ ੱਸਥਾਵਾਂ) ਬਨਾਉਣ “ਦਾ 
ਬੀੜ! ਚੋ 'ਕਿਆ ਹੈ. ਇਹ ਖੂਸ਼ੀ ਦੀ-ਗੱਲ ਹੈ ਕਿ .ਇਸ 
ਸੰਸਥਾ ਨ ਪੰਜਾਬ ਵਿਚ. ਵੀ 'ਜਥੋਬੰਦ ਕੀਤਾ ਗਿਆ ਹੈ । 
ਮਾਸਟਰ ਮੋਘ ਰਾਜ, ਮਿੰਤਲ/ਗੁਰੂ, ਨਾਨਕ ਸੁਟਰੀਰ,` ਕੱਚਾ 
ਕਾਲਜ ਰੌਡ ਬਰਨਾਲਾ, ਅਤੇ ਸਰਜੀਤ ਸਿੰਘ ਤਲੰਵਾਰ, 


ਬੀਲਾ/ਪਾਤ, _ਰ'ਮਥਾਂਗ ਰੌਡ, ਬਰਨਾਲਾ, _ਕਰਮਵਾਰ 
ਇਸੱਢੇ ਪਹਿਲੋਂ ਪ੍ਰਧਾਨ 'ਤੇ ਸਕਤ੍੍‌ ਹਨ । ਇਸ ਸੰਸਥਾਂ 
ਵਲੋ” ਡਾਕਟਰ ਕਾਵੂਰ ਦੀ ਲਿਖਤ ਦੀ 'ਇਕ 'ਕਿਤਾਥ 
--ਤੇ ਦੇਵ ਪ੍ਰਜ਼ ਹਾਰ 'ਗਏ ।' ਜੋ 24 ਸੱਫਿਆਂ ਦੀ 
ਹੈ, (ਕੀਮਤ ?/-) ਛਾਪੀ ਗਏ) ਹੈ। ਇਸੰ ਕਿਤਾਬ ਦਾ 
ਪੜ੍ਹਣਾ ਕੀ ਆਪ ਵਿਚ ਇਕ ਨਾਂ ਭੁਲਣ ਵਾਲਾ 
ਤੱਜਰਬਾ ਹੈ ਤੇ ਮੈਂ ਸਮਝਣਵ'ਹਾਂ ਕਿ ਪੰਜਾਬੀ ਵਿਚ ਇਸ 
ਕਿਤ'ਬ ਦਾ ਛਪਣਾ ਇਕ ਇਤਹਾਸਕ ਘਟਨਾ ਹੈ । 
ਕਿਤਾਬ ਦੀ ਭੂਮਿਕਾ ਵਿਚ ਡਾ: ਕਾਵੂਰ ਲਿਖਦੇ 
ਹਨ--''ਵਫਾਦਾਰ ਅਤੇ ਇਮਾਨਦਾਰ ਆਦਮੀ ਅਪਣੀ 
ਰੋਜ਼ੀ ਵਫਾਦਾਰੀ ਅਤੇ ਇਮਾਨਦਾਰੀ ਦੇ ਕੰਮ ਵਿਚੋ 
ਕਮਾਉਂਦੇ ਹਨ । ਬੋਈਮਾਨ ਆਦਮੀ ਮੰਹਨੜ ਕਰਨ 
ਵਾਲਿਆਂ ਨਾਲ ਧੋਖਾ ਕਰਕੇ ਅਪਣੀ ਰੌਜ਼ੀ ਕਮਾਂਦੇ ਹਨ 
ਇਸ ਸ੍ਰਚੀ ਵਿਚ ਉਹ ਅਧਿਆਮਕ, ਪ੍ਰੰਚਾਰਕ, ਪਾਦਰੀ 
ਸੰਤ, ਮਹੋਤ, ਸਿਧ ਗ੍ਰੂ, ਰਿਸ਼ੀ, ਸਵਾਮੀ ਯੋਗ) ਅਤੇ 
ਪਾਂਡੇ ਸ਼ਾਮਿਲ ਹਨ ਜਿਹੜੇ ਚੇਮਤਕਾਰਾਂ, ਯੋਗਿਕ ਸ਼ਕਤੀਆਂ 
ਕਾਲੇ ਇਲਮਾਂ ਟ੍ਰਣਿਆਂ, ਪ੍ਰੇਤਾਂ, ਟੈਲੀਪੈਥੀ ਅੰਤੇ ਧਾਰਮਿਕ 
ਪਾੰਡਾਂ ਰਾਹੀ` ਭੁੱਲੇ ਭਾਲੇ ਲੁਜਾਂ ` ਨੂੰ ਲੁੱਟਦੇ ਹਨ । 
ਅੱਜ ਕਲ ਭਾਰਤ ਵਿਚ ਇਕ ਹੋਰ ਕਿਸਮ ਦੇ ਪਾਖੰਡੀ 
ਪੈਦਾ ਹੋਏ ਹਨ ਜਿਹੜੇ ਭਾਰਤੀ ਹਿੰਦੂ ਦੇਵਤਿਆਂ ਦਾ 
ਅਵਤਾਰ ਧਾਰ ਲੰ'ਦੇ ਹਨ । ਇਸ ਦੇਸ਼ ਦੇ ਬੁੱਧੀਮਾਨ 
ਸੋਖੋਬਾਜ਼ਾਂ ਨੇ, ਘੱਟ ਮੋਹਨਤ ਨਾਲ ਵੱਧ- ਧਨ ਇਕੈੱਠਾ 
ਕਰਨ. ਦਾ, ਢੰਗ ਲਭ- ਲਿਆ ਹੈ । ਉਹ ਅਜਿਹੇ ਚੁੱਸਤ 
ਬੰਦੇ ਦੀ ਚੋਣ. ਕਰਦੇ ਹਨ, ਜਿਹੜਾ ਹੱਥ ਦੀ ਸਫਾਈ ਦਾ 
ਮਾਹਿਰ ਚੋਵੇ ਅਤੇ ਉਸਨੂੰ ਅਵਤਾਰ, ਬਣਾ ਦਿੰਦੇ ਹਨ । 
ਅਜਿਹੇ ਦੋਵ ਪੁਰਖਾਂ ਦੇ ਚਮਤਜਾਰਾਂ ਅਤੇ ਜ਼ੈਤੀ ਸ਼ਕਤੀਆਂ 
ਬਾਰੇ ਬਹੁਤ ਸਾਰੀਆਂ ਪਰੀ,ਕਹਾਣੀਆਂ ਅਖਬਾਰਾਂ ਅਤੇ 
ਰਸਾਲਿਆਂ ਵਿਚ ਛਪਦੀਆਂ ਹਨ । ਜਦੋ' ਅਜਿਰੋਂ ਦੇਵਤੇ 
ਦਾ ਸਾਂਗ ਲੌਕਾਂ ਵਿਚ ਪ੍ਰਗਟ ਹੁੰਦਾ ਹੈ ਤਾਂ ਉਸਚੋ ਏਜੋਟ 
ਉਸ ਨੂੰ ਫੁੱਲ ਭੌਟਾ ਕਰਦੇ ਹਨ ਅਤੋਂ ਡੰਡਾਉਂਤ -ਕਰੰਦੇ 
ਹਨ ਕਿਉਕਿ ਬਹੁਤ-ਸਾਰੋਂ ਸ਼ਰਧਾਲੂਆਂ ਨੂੰ ਦੂਸਰਿਆਂ ਦੀ 
ਨੱਕਲ ਕਰਨ ਦੀ ਆਂਦਤ ਹਦ) ਹੈ, -ਇਸ ਲਈ ਹਜ਼ਾਰਾਂ 
ਚੀ ਦਰਸ਼ਕ, ਚਮਤਕਾਂਰ ਕਰਨ ਵ੍ਰਾਲੋ ਢੋ.ਗੀ ਸਾਹੇਂਮਣੇ 
ਡੰਡਾਉੜ ਕਰਨ ਲੱਗ ਜਾਂਦੇ ਹਨ । 'ਇਸ ਨਾਂਲੰ ਲੱਖਾਂ 
ਰੁਪਏ ਇਕੱਠ 'ਹੋ ਜਾਂਦੇ ਹਨ ਅਤੇ ਅਜਿਹੇ ਮਦਾਰੀ ਤੋ 
ਚੇਲੇ ਫੋਰ ਉਹ ਪੌਸਾਂ ਵੰਡ ਲੈਦੇ ਹੈਨ ੧ ਅਫਸੋਸ ਦ| 
ਗੱਲ ਇਹ ਹੈ`ਕਿ ਇਨ੍ਹਾ ਫਰੌਬੀਆਂ ਵਿਚ ਇਸ ਦੋਸ਼ ਦੇ 
ਥਹਤ ਸਾਰੇ ਉੱਚ' ਯੋਗਤਾ ਵਾਲੇ ਵਿਗਿ#ਨੰਕੇਂ ਵੀਂ ਸ਼ਾਂਮਲ 
ਹਨ। ਭਾਵੇ'' ਇਨ੍ਹਾਂ ਪਾਂਖੰਡੀਆਂ ਦੇ ਕੰਮ' ਮੂੰਜੋਰੰਮਾਂ,ਡਾਕੂਆਂ, 
ਠੱਗਾਂ, ਸਮਗਲਰਾ ਬੰਲੌਕ ਮਾਰ੍ਹਕੀਟੀਆ, ਜੱਥ ਜੁ ਤਰਿਆਂ 
ਅਤੋਂ ਚੋਰਾਂ ਵਾਲੰ-ਹੀ- “ਹਨ; ਫੌਜ ਵੀ ਸਰਕਾਰ ਇਨ੍ਹਾਂ ਤੇ 
ਮੁਕੱਦਮ ਚਲਣ ਤੋਂ'ਬੇਵੁੱਸ ਹੈ, ਕਿਉਂ ਕਿ. ਇਨ੍ਹਾਂ. ਗੱਲਾਂ 
ਨੂੰ ਉੁੱ' -ਢੋ ਸ਼ਰਮਾਂ ਦੀ, 'ਹਿਮਾਇਤ ਹਾਸਲ ਹੈ । ਜੈ ਇਨ੍ਹਾਂ 
ਪਾਖੰਡੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨੀ `ਹੋਂਵੇ ਤਾਂ 


ਈਸਾ ਦਾ ਨੁਮਾਇੰਰਾ ਪੋਪ, ਅਜਿਹਾ ਪਹਿਲਾ ਆਦਮੀ 
ਹੋਵੇਗਾ, ਜਿਹੜਾ ਲੋਕਾਂ ਦੀਆਂ ਭੀੜਾਂ ਨੂੰ ਇਹ ਕਹਿਕੇ 
ਧੌਖਾ ਦੇ' “ਵਾ ਹੈ, ਜਿਹੜੀ ਸ਼ਰਾਬ ਗਿਰਜੋ ਵਿਚ ਧਾਰਮਕ 
ਜਸਨ ਤੋਂ ਦਿੱਤੀ ਜ੍ਰਾਂਦੀ ਹੈ, ਉਹ ਈਸਾ ਮਸੀਹ ਢਾ ਖੂਨ 
ਹੁੰਦਾ ਹੈ । ਇਸ ਧੋਖੇ ਨੂੰ ਸਿੱਧ ਕਰਨ ਲਈ, ਇਸ ਉਤਸਵ 
ਤੇ ਦਿੱਤੀ ਸ਼ਰਾਬ ਦੀ ਰੰਸਾਂਇਣਕ ਪਰਖ ਕੀਤੀ ਜਾ ਸਕਦੀ, 
ਹੈ । ਉਹ ਸ਼ਰਾਬ ਹੀ ਹੋਏਗੀ, ਕੋਈ ਖ਼ੂਨ ਨੰਹੀ' ਹੋਵੇਗਾ 1 

ਭੌਲ੍ੇ ਭਾਲੇ ਲੌਕਾਂ ਨੂੰ ਇਹ ਵਿਸ਼ਵਾਸ਼ ਦਿਵਾਉਂਣ 
ਦੀ ਲੋੜ ਹੈ ਕਿ ਇਨ੍ਹਾਂ ਪਾਖੰਡੀਆਂ ਚਾਅਵਿਆਂ ਵਿਚ 
ਕੋਈ ਭੀ ਸਚਾਈ ਨਹੀ' ਹੁੰਦੀ । ਇਸੋ ਲਈ ਹੀ ਮੈ ਇਕ 
ਨੱਕਦ ਸ਼ਰਤ ਦੀ.ਸ਼ਕਲ ਵਿਚ ਚਣੌਤੀ ਦੋਣ ਛਾ ਰਾਹ 
ਅਪਣਾਇਆ ,ਹੈ-। ਮੋਰੀ ਚਣੌਤੀ ਹਠ ਪ੍ਰਕਾਰ ਹੈ (ਜੋ_ ਮੈ 
ਲੰਕਾ ਅਤੇ ਭਰਤ ਦੀਆਂ ਅਖਬਾਰਾਂ ਵਿਚ ਅਪਣੇ ਕੌਲ” 
ਪੈਜੇ ਦੇ ਕੇ ਵੀ ਛਪਵਾਈ ਹੈ, ਤਾਂ ਜੌ ਵੱਖ ਵੱਖ. ਲੌਕਾਂ ਤਕ 
ਜਾ ਸਕੇ ! 

ਮੈ ਇਬਰਾਹੂਮ ਕਾਵੂਰ, ਜੋ ਪਾਮਾਨਕਾਂਡਾਂ ਲੇਨ, 
ਕੇ ਲੰਬੋ-6 ਦ£ਨਿਵਾਸੀ.ਹਾਂ, ਇਹ੍‌ ਘੋਸ਼ਣਾ ਕਜ਼ਦਾਂ ਹਾਂ ਕਿ 
ਮੈ' ਸ੍ਰੀ ਲੱਕਾ ਦੋ ਇਕ ਲੱਖ ਰੁਪਏ ਦਾ ਇਨਾਮ, ਦ੍ਨੀਯਾ 
ਦੇ ਕਿਸੇ ਅਜਿਹੇ ਵਿਯਕਤੀ ਨੂੰ ਦੇਣ ਲਈ ਤਿਆਰ ਹੈ, 
ਜਿਹੜਾ ਅਜਿਹੀਆਂ ਹਾਲਤਾਂ ਵਿਚ ਜਿਥੌ ਧੌਖ਼ਾ ਨਾਂ ਹੋਵੇ, 
ਕੋਈ ਚਮਤਕਾਰੀ ਜਾਂ ਅਲੌਕਿਕ ਸ਼ਕਤੀ' ਦਾ ਵਿਖਾਵਾ 
ਕਰ ਸਕਦਾ ਰੋਵੇ, ਦੇਵਪੁਰਖ, ਸੰਤ, ਯੋਗੀ, ਸਿੱਧ ਗੁਰੂ 
ਸਵਾਮੀ ਅਤੇ ਹਰ ਦੂਸਰੇ ਜਿਨ੍ਹਾਂ ਨੇ ਆਤਮਿਕ ਕਸਰੰਤਾਂ 
ਜਾਂ ਪਰਮਾਂਤਮਾ ਦੀ ਭਗਤੀ ਨਾਲ _ਸ਼ਕੈਤੀ' ਪ੍ਰਾਪੜ , 
ਕੀਤੀ ਹੈ, ਇਸ ਇਨਾਮ ਨੂੰ ਹੋਠ ਲਿਖੇ ' ਚੁਮੱਤਕਾਰਾੰ ਵਿਚ” 
ਕਿਸੇ ਇਕ`ਦਾ ਵਿਖਾਵਾ ਕਰਕੇ 'ਜਿੱਤ ਸਕਦੇ ਹਨ । 

ਸੀਲਬੌਦ ਕਰੰਗਿ'ਨੌਟ ਦੀ ਲੜੀ ਨੰਬਰ ਦਸਨਾ, 
ਬਲਦੀ ਹੱਈ ਅੰਗ ਤੇ ਅਪਣ੍ਹ ਦੇਵਤੇ ਦੀ ਸਹਾਇਤਾ ਨਾਲ 
ਅੱਧੇ ਮਿੰਟ ਲਈ ਨੰਗੇ ਪੈਰ-ਲ਼ੜਨ।, ਐਸੀ ਵਸਤੂ ਜੋ ਮੈੱ 

ਮੰਗਾਂ ਹਵ੍ਰ ਵਿਚ੍ਰੇਂ-ਪੌਦਾ ਕਰ ਸਕਣਾ, ਟੌਲੀਪੰਥੀ ਰਹਹਹੀ', 

ਕਿਸੇ ਦੂਜੇ ਵਿਯਕ੍ਤੀ ਦੇ, ਵਿਚਾਰ ਪ੍ੜ੍ਹਣਾ, ਯ੍ਰੋਗ਼ਿਕ ਸ਼ਕਤੀ 
ਨਾਲ ਹਵਾ, ਵਿਚ ਉਡ ਸਕਨਾ, ਯੋਗਿਕ ਸ਼ਕਤੀ ਨਾਲ 
ਪੰਜ ਮਿੰਟ ਲਈ ਆਪਣੀ,ਨਬਜ਼ ਰੋਕ ਸਕਨਾ, ਪਾਣੀ ਉਤ 
ਪੈਦਲ ਤੁਰ ਸਕਨਾ, ਅਪਣਾ ਸਰੀਰ ਦਿਕ ਥਾਂ, ਛੱਡਕੇ, .ਦੂਜੇ 
ਥਾਂ ਜਾ ਰਾਜ਼੍ਰ ਹੋਣਾ, ਯੋਗਿਕ੍ਹ ਸ਼ਕਤੀ ਦੁਆਰਾ 30 ਮਿੰਟ 
ਲ੍ਰਈ ਸਹ.ਰੌਕੂ ਸਕਨ, ਅਜਿਹੀ ਆੜਮਾ ਜਾਂ ਪਰੋਤ, ਨੂੰ 
ਹਾਜ਼ਰ ਕਰੰਨਾੰ “ਜਿਸਦੀ ਫੌਟ੍ਰੋ ਖਿੱਚੀ ਜਾ ਸ਼ਕੰਦੀ ਹੋਵੇਂ ਤੇ 
ਫੋਟੋ ਖਿੰਚ ਲੈਣ ਪਿਛੋਂ' ਫੋਟੋ ਤੋ ਅਲੌਪ ਹ੍‌ੰ_ ਸ਼ਕੇ, “ ਜ਼ਿੰਦਾ 
ਲੇਲੀਂਬਮਰੇਂ ਵਿਚੋ" ਅਲੇਕਿਕ ਸ਼ਕਤੀ ਨਾਲ ਬਾਹਰ 'ਨਿਕੋਲ 
ਸੈਕੰਨ,, ਪਾਣੀ ਨੂੰ “ਸ਼ਰਾਬ ਜਾਂ ਪੈਟਰੋਲ ਵਿਚ -ਬਦਲ 
ਸਕਨਾਂ ਆਦਿਕ 1 ਅਜਿਹੇ ਜੋਤਸ਼ੀ ਅੜੇ ਪਾਂਡੇ, ਜਿਹੜੇਂ 
ਇਹ ਕਹਿ ਕੌ'ਲੌਕਾਂ ਨੂੰ ਗੁਮਰਾਹ ਕਰਦੇ ਹਨ ਕਿ ਜੋਤਸ਼ 
ਅਤੋ-ਹੱਥ' ਰੌਖ਼ਾਵਿਗਿਆਨ ਹਨ, ਮੌਰੋ ਇਨਅ ਨੂੰ ਜਿੱਤ 
ਸਕਦੇ ਹਨ. ਜੇਕਰ ਉਹ ਦੱਸ ਹੱਥਾਂ ਜਾਂ ਫੌਟੋਆਂ ਨੂੰ ਵੇਖਕੇ, 
ਆਦਮੀਆਂ ਅਤੇ ਔਰਤਾਂ ਦੀ ਵੱਖ ਵੱਖ ਗਿਣਤੀ, ਮਰਿਆਂ 


ਹਿੰਦੀ ਕਵਿਤਾ 
ਹਾਥੀਆਂ ਦੀ ਲੜਾਈ .-ਉਦੈ ਪ੍ਰਕਾਸ਼ 


ਦੋ ਹਾਥੀਆਂ ਦਾ ਲੜਨਾ 

ਸਿਰਫ ਹਾਂਥੀਆਂ ਦੇ ਕ੍ਰਨਬੇ ਨਾਲ ਸੰਬੰਧ ਨਹੀ ਰਖਦਾ 
ਦੋ ਹਾਥੀਆਂ ਦੀ ਲੜਾਈ ਵਿਚ 

ਸਭ ਤੋਂ" ਵਧ ਰਗੜਿਆ ਜਾਂਦਾ ਹੈ ਘਾਹ-- 

ਜਿਸ ਦ੍ਰਾ ਹਾਥੀਆਂ ਦੇ ਸਾਰੇ ਕੁਨਬੋ ਨਾਲ 

ਰਝ ਵੀ ਲੈਣਾ ਦੇਣਾ ਨਹੀ” 

ਦੇ ਹਾਥੀਆਂ ਦੀ ਲੜਾਈ ਤੋ" ਬਾਅਦ 

ਜੰਗਲ ਚੌ ਭੀ ਮੁੜ ਆਉਦੀ ਹੈ ਗਾਂ 

ਤੋਂ ਭੁੱਖਾ ਸੌ" ਜਾਂਦਾ ਹੈ ਘਰ ਵਿੱਚ ਬੱਚਾ । 


ਦੋ ਹਾਥੀਆਂ ਦੋ ਚਾਰ ਦੰਦਾਂ ਤੋ ਅੱਠ ਪੈਰਾਂ ਨਾਲ” 
ਸਭ ਤੋ ਵਧ ਜ਼ਖਮੀ ਹੁੰਦੀ ਹੈ--ਬਚੇ ਦੀ ਨੀ'ਦ' 
ਸਭ-ਤੋਂ' ਵਧ ਅਸਰੂਖਿਅਤ ਹੁੰਦਾ ਹੈ ਬਚੋ ਦਾ ਭਾਂਵਿਖ 


ਦੋ ਹਾਥੀ ਜਦੋਂ" ਲੜਦੇ ਨੇ 
ਡਾ ਸਭ ਤੋ ਵਧ ਡਰਦੀਆਂ ਨੇ ਚਿੜੀਆਂ 
ਜਿਨ੍ਹਾਂ ਦਾ ਹਾਥੀਆਂ ਦੇ ਪੂਰੋ ਠਬੀਲੋ ਨਾਲ 
ਠੁਝ ਵੀ ਲੈਣਾ ਦੇਣਾ ਨਹੀ” 


ਦੋਂ ਹਾਥੀਆਂ ਦੀ ਲੜਾਈ ਨੂੰ, ਹਾਥੀਆਂ ਤੱ ਵਖ 
ਸਹਿੰਦਾ ਹੈ ਜੰਗਲ ਰੰ 
ਤੇ ਇਸ ਲੜਾਈ ਵਿਚ ਜਿੰਨੇ ਜ਼ਖਮ ਹ੍ਰੈਦੇ ਨੇ 

_ਹਾਥੀਆਂ ਦੇ ਸੌਟ੍ਰੇ ਸਰੀਰਾਂ ਤੋ 

'ਉਜ ਤੋ“ ਕਿਤੇ ਵਧ ਜ਼ਖਮ ਬਣ ਜਾਂਦੇ ਨੇ 

ਜੈਗੁਲ ਤੋਂ ਸਮੇਂ" ਦੀ ਪਿਠ ਡੋਂ-- 

ਜਿਵੇ" ਵੀ ਹੋਵੇ, ਇਨ੍ਹਾਂ ਦੋ ਹਾਥੀਆਂ ਨੂੰ 

ਲੜਨ ਤੋਂ ਰੋਕਣਾ ਚਾਹੀਦਾ ਹੈ.4 ਜਾ, 


ਅਤੇ ਜਿਉਂਦਿਆਂ ਦੀ ਗਿਣਤੀ ਦਸ ਸਕਣ ਜਾਂ ਜਨਮ 
ਦਾ ਠੀਕ ਸਮਾਂ ਤੋ ਸਥਾਨ ਦੱਸ ਸਕਣ । ਇਸ ਵਿਚ 
5%6 ਗ਼ਲਤੀ ਮੁਆਫ ਹੋਏਗੀ ।'' 

_ ਡਾਂਕਟਰ ਕਾਵੂਰ ਲਿਖਦੇ ਹਨ ''ਭਾਵੇ” ਇਨ੍ਹਾਂ 
ਚਮਤਕਾਰੀ ਵਿਯਕਤੀਆਂ _ਬਾਂਰੇ ਅਨੇਕ _ਕਹਾਣੀਆਂ 
ਖਲਬਲੀ ਮਚਾਉਣ ਵਾਲ ਰਸਾਲਿਆਂ ਤੇ ਅਖਬਾਰਾਂ 
ਵਿਚਿ ਛੱਪਦੀਆਂ ਹਨ ਪਰ ;5 ਸਾਲਾਂ ਵਿਚ ਪਾਖੰਡੀਆਂ, 
ਵਿਚੋ, ਗ਼ੈਬੀ ਸ਼ਕਤੀਆਂ ਦਾ ਦਾਅਵਾ ਕਰਨ ਵਾਲਾਂ ਕੋਈ 
ਵੀ ਵਿਯਕਤੀ ਮੋਰੀ ਚੁਣੌਤੀ ਨੂੰ ਸਵੀਕਾਰ ਭਰਨ ਦਾ 
ਹੌਸਲਾ ਨਹੀ ਕਰ ਸਕਿਆ । ਕਿਉ'ਕਿ ਅਜਿਹੇ ਲੌਕਾਂ 
ਨੂੰ ਉੱਨ੍ਹਾਂ ਦੇ ਧੋਖਿਆਂ ਦਾਂ ਵਿਗਿਆਨਕ ਟੈਸਟਾਂ ਰਾਹੀ” 
ਨੰਗੇ ਹੌਣ ਦਾ ਡਰ ਹੈ । ਸਿਰਫ ਇਕ ਆਦਮੀ ਅਜਿਹਾ 
ਮਿਲਿਆ, ਜਿਸਨੇ ਇਸ ਚਣੌਤੀ ਨੂੰ ਕਬੂਲ ਕੀਤਾ । 
`ਜੀ ਵੈਕਟਾ ਰਾਓ ਬੈਗਲੌਰ ਦਾ ਇਕ ਡਾਕਫ੍ਰਰ ਸੀ੍‌ । 
ਇਹ ਇੱਕ ਬਹ੍ਹਤ ਹੀ ਧਾਰਮਿਕ ਆਦਮੀ ਸੀ । ਇਸਨੂੰ 
ਗ਼ੈਬੀ ਤਾਕਤਾਂ ਦੇ ਚਮਤਕਾਰਾਂ ਵਿਚ ਪੂਰਾ 'ਵਿਸ਼ਵਾਸ਼ ਸੀ, 
ਉਸਨੂੰ ਅਪਣੇ ਗੁਰੂ ਆਂਧਰ ਪਰਦੌਸ਼ ਦੇ ਰਾਂਘਵੇ'ਦਰਾ 
94 ੪ 


ਸਵਾਮੀ ਜੀ ਵਿਚ ਪੱਕੀ ਸ਼ਰਧ' ਸੀ, ਉਸਨੂੰ ਵਿਸ਼ਵਾਸ਼ ਸੀ 
ਕਿ ਹਰ ਰੋਜ਼ ਸੌਂ ਵਾਰ ਰਾਘਵੇ'ਦਰ ਸ਼ਰਣਮ' ਦੇ ਮੰਤਰ 
ਦਾ ਜਾਪ ਕਰਕੇ ਕੋਈ ਭੀ ਆਦਮੀ ਗ਼ੌਬੀ ਸ਼ਕਤੀ ਪ੍ਰਾਪਤ 
ਕਰ ਸਕਦਾ ਹੈ । ਉਹ ਇਕ ਲਾਈਲਗ ਆਦਮੀ ਸੀ 
ਇਸ ਲਈ ਪਰੀ ਕਹਾਣੀ ਦੀ ਤਰ੍ਹਾਂ ਉਸਦਾ ਇਹ ਵਿਸ਼ਵਾਸ਼ 
ਸੀ ਕਿ ਮੌਸ੍ਰ ਦੇ ਇਕ ਪਿੰਡ ਵਿਚ ਇਕ ਛੋਂ ਸਾਲਾ ਲੜਕੇ 
ਦੀਆਂ ਅੱਖਾਂ ਵਿਰੋ' ਪਵਿੱਤ ਰਾਖ. ਫ੍ਰਲ ਅਤੇ ਸ਼ਹਿਦ 
ਇਕ ਫ੍ਰਹਾਰੇਂ ਦੀ ਤਰ੍ਹਾਂ ਨਿਕਲਦੇ ਹੈਨ / ਮੌਗੀ ਚ੍ਰਲੌਤੀ 
ਕਬੂਲ ਕਰਦੇ ਹੋਏ ਉਹਨੇ 1000/- ਜ਼ਮਾਨਤ ਦੇ ਜਮਾਂ 
ਕਰਵਾਕੇ ਮੈਨੂੰ ਇੰਹ ਚਮਤਕਾਰ ਪਰਖਣ ਲਈ ਆਖਿਆ, 
ਇਹ ਚਮਤਕਾਰ ਮੋਰੀ ਤੇ ਉਹਦੀ ਹਾਜ਼ਰੀ ਵਿਚ ਪਰਖੇ 
ਗਏ ਤੇ ਉਹ ਪਾਖੰਡ ਤੋ“ ਸਿਵਾ ਕ੍ਰਝ ਵੀ ਨਾ ਨਿਕਲੋਂ ।' 
'ਇਸ ਧਿਤਾਬ ਦੀ ਜਾਣ ਪਹਿਚਾਣ ਵਿਚ ਬੈਬਈ 
ਤੋਂ ਡਾਕਟਰ ਹਰੀਹਰਨ ਪ੍ਰੰਜਾਰ ਲਿਖਦੇ ਹਨ :--ਜਿੰਦਗੀ 
ਵਿਚ ਵਿਚਾਰਾਂ ਦੀ ਲੜਾਈ ਨੂੰ, ਠੌਸ ਉਦਾਹਰਣਾਂ ਰਾਹੀ” 
ਜਿੱਤਿਆ ਜਾ ਸਕਦਾ ਹੈ, ਅਸਪਸ਼ਟ ਫਿਲਾਸਫੀ ਰਾਹੀ” 
ਨਹੀ” ਡਾਕਟਰ ਕਾਵ੍ੂਰ ਅਤੇ ਉਸਦੇ ਤਰਕਸ਼ੀਲ ਚੇਲੇ ਹਰ 
ਕਿਸਮ ਦੇ ਵਹਿਮਾਂ, ਦੋਵ ਪੁਰਖਾਂ, ਦੇਵਤਿਆਂ, ਚਮਤਕਾਰ 
ਦਿਖਾਉਣ ਵਾਲਿਆਂ, ਭੂਤਾਂ ਕੱਢਣ ਵਾਲਿਆਂ ਅਤੇ 


_ ਜਿਉਤਸ਼ੀਆਂ ਦੇ ਵਿਰੁੱਧ ਸਨ । ਇਹ ਜਦੋ ਜਹਿਦ ਆਮ 


ਲੌਰਾਂ ਨੂੰ ਪਾਖੰਡਾਂ ਤੋਂ ਬਜਾਉਣ ਲਈ ਬਹੁਤ ਜ਼ਰੂਰੀ ਹੈ 
ਅਤੇ ਇਸਤੋਂ ਬਿਨਾਂ ਸਮਾਜਿਕ ਤਰੱਕੀ ਅਸੰਭਵ ਹੈ । 
ਡਾਕਟਰ ਕਾਫੂਰ ਵੀ ਸਮੱਸਿਆ ਦੇ ਇਸੇ ਪੱਖ ਦਾ ਘੇਰਿਆ 
ਹੋਇਆ ਹੈ ' ਇਸ ਲਈ ਉਸਨੇ ਧਰਮਾਂ, ਦੋਵਤਿਆਂ ਅਤੇ 
ਭਰਮਾਂ ਵਿਚ ਵਿਸ਼ਵ'ਸ਼ ਹੋਣ ਦੇ ਆਰਥਿਕ ਅਤੇ ਸਮਾਜਿਕ 
ਕਾਰਨਾਂ ਨੂੰ ਲੱਭਣ ਦੇ, ਔਖੋਂ ਕੰਮ ਨੂੰ ਨਹੀ” ਸਹੇੜਿਆ 1 
ਮੈ ਨਿੱਜੀ ਤੌਰ `ਤੇ ਮਹਿਸ੍ਹਸ ਕਰਦਾ ਹਾਂ ਕਿ ਵਹਿਮਾਂ ਦੀਂ 
ਇਸ ਲੜਾਈ ਨੂੰ 'ਮੁਕਤੀ ਲਈ ਪ੍ਰੋਲੋਤਾਰੀਆਂ ਦੀ 
ਲੜਾਈ ਨਾਲ ਜੋੜਕੇ ਹੀ ਜਿੱਤਿਆ ਜਾ ਸਕਦਾ ਹੈ 1 
ਦ੍ਰਸਰੇ ਸ਼ਬਦਾਂ ਵਿਚ. ਉਨ੍ਹਾਂ ਸਮਾਜਿਕ ਹਾਲਤਾਂ ਨੂੰ, 
ਜਿਹੜੀਆਂ ਪਾਖੰਡਾਂ ਨੂੰ ਜਨਮ ਦਿੰਦੀਆਂ ਹਨ, ਖਤਮ 
ਕਰਕੇ ਹੀ ਇਹਨਾਂ ਪਾਖੰਡਾਂ ਤੋਂ ਬਚਿਆ ਜਾ ਸਕਦਾ ਹੈ ।” 
ਇਹਨਾਂ ਸ਼ਬਦਾਂ ਨਾਲ ਸਹਿਮਤ ਹੁੰਦਿਆਂ ਹੋਇਆਂ 
ਅਦਾਰ' ਸਮਤਾ ਵਲੋ ਇਹ ਸ਼ਿਫਾਰਸ਼ ਕੀਤੀ ਜਾਂਦੀ ਹੈ 
ਕਿ ਇਹ ਕਿਤਾਬ ਹਰ ਘਰ ਵਿਚ ਪੜ੍ਹ) ਜਾਣੀ ਚਾਹੀਦੀ 
`ਹੈ 1 ਡਾਕਟਰ ਕਾਵੂਰ ਉਹਨਾਂ ਸ਼ਿਰੜ ਤੋਂ ਤਰਕਸ਼ੀਲ 
ਲੋਕਾਂ ਦੀ ਫੌਜ ਦਾ ਆਗੂ ਹੈ, ਜਿਹੜੇ ਜ਼ਹਾਲਤ ਦੇ ਵਿਰੁਧ 
ਇਕ ਲੰਮੀ ਲੜਾਈ ਲੜ ਰਹੇ ਹਨ ਜੋ ਨਿਰਸੰਦੇਹ ਮਨੁੱਖੀ 
ਤਰੱਕੀ ਲਈ ਜ਼ਰ੍ਰੀ ਹੈ । ਸਾਨੂੰ ਸਾਰਿਆਂ ਨੂੰ ਇਸ ਲੜ 
ਰਹੀ ਫੌਜ ਦਾ ਸਿਪਾਹੀ ਹੌਣ ਦਾ ਮਾਣ ਹੋਣਾ ਚਾਹੀਦਾ 
ਹੈ । ਸੰਪਰਕ ਲਈ ਮਾਸਟਰ ਮੋਘ ਰਾਜ ਅਤੇ ਸਰਜੀਤ 

'ਤਲਵਾਰ ਦੇ ਪੜੇ ਟਿਪਣੀ ਵਿਚ ਦਿਤੇ ਗਏ ਹਨ । 
--ਗੁਰਜ਼ਰਨ ਸਿੰਘ 


ਕਹਾਣੀ 
“ਅਪਣੀ ਧਿਜ--ਪਰਾਂਈ ਸਾਂਝ 
ਲਾਲ ਸਿੰਘ 


ਤੇ ਰੋਜ਼ ਵਾਂਗ ਉਸ ਨੇ ਛੋਟੀ ਗਲ੍ਹ ਵਲ ਨੂੰ ਖੁਲ੍ਹਦੇ 
ਬਦ ਕੀਤੇ ਦਰਵਾਜ਼ੇ ਦੀ ਹੋਠਲ) ਵਿਰਲ ਰਾਹੀ” ਅੰਦਰ 
ਨੂੰ ਸਰਕੀ ਅਖ਼ਬਾਰ ਚੁੱਕ ਲਈ । ਮੁੱਖ ਪੰਨੇ ਤੇ ਨਜ਼ਰ 
ਪੈ'ਦਿਆਂ ਸਾਰ ਉਸਦੀਆਂ ਲੱਤਾਂ ਮਿਆਦੀ ਬੁਖ਼ਾਰ ਨਾਲ 
ਆਈ ਸਿਥੱਲਤ' ਵਾਂਗ ਕੌਂਬ ਗਈਆਂ । ਭਰ ਸਿਆਲ ਦੀ 
ਸੱਜਰੀ ਸਵੇਰ, ਉਸਦੇ ਮੱਥੋ ਤੇ ਪਸੀਨੇ ਦਾ ਛੱਟਾ ਮਾਰ 
ਗਈ । ਪਸ਼ਮੀਨੇ ਦੀ ਸ਼ਾਲ ਅੰਦਰ ਲਿਪਟ ਨੂੰ ਵੀ ਕੱਚੀ- 
ਠੰਡੀ ਤਰੇਲੀ ਆਉਣ ਲੱਗੀ ਤੇ ਨਢਾਲ ਜਿਹਾ ਹੋਇਆ, 
ਉਹ ਸਵਿੱਤਰੀ ਤੋਂ' ਵੱਡ) ਸੁਰਖ਼ੀ ਹੋਠਲ) ਖ਼ਬਰ ਸੁਨਣ 
ਲਈ ਸੋਫੇ ਤੇ ਢੋਰੀ ਹੋ ਗਿਆ । 

.- ਇਹ ਕਿਵੇ' ਹੋ ਗਿਆ ! ਉਸ ਨੇ ਕਿਸੇ 
ਅਣਪਛਾਤੇ ਦਾ ਕੀ ਵਿਗਾੜਿਆ ਸੀ ? ਉਹ ਤਾਂ ਕਦੀ 
ਕਿਸੇ ਨਾਲ ਉਚੀ ਕੂਇਆ ਵੀ ਨਹੀ' ਸੀ ! ਉਹ ਤਾਂ ਸਗੇ' 
ਹੋਰਨਾਂ ਲਈ ਲੜਦਾ-ਭਿੜਦਾ ਕਈਆਂ ਮਹਿਕਮਿਆਂ ਦੇ 
ਅਫ਼ਸਰਾਂ ਦੀਆਂ ਅੱਖਾਂ ਅੰਦਰ ਰੜਕਣ ਲੱਗ ਪਿਆ ਸੀ 1 
-- ਕਿਤੇ ਉਨ੍ਹਾਂ ਨੇ ਈ ਮਿਲ-ਮਿਲਾ ਕੇ ਏਸ ਝਖੜ-ਝਾਜੋ 
ਅੰਦਰ ਉਸ ਦਾ ਕੰਡਾ ਨਾ ਕਢਵ” ਦਿੱਤਾ ਹੋਵੇ ਕਿਤੇ 
ਅਲਾਟੀਆਂ ਨੇ ਦੀ ਨਾ ਕੋਈ ਨਵਾਂ ਚੋਦ ਚੜ੍ਹਾ ਦਿੱਤਾ 
ਹੋਵੇ, ਜਿਨ੍ਹਾਂ ਪਿਛਲੇ ਵਰੋ ਇਕ ਭਈਆ ਊਈਓ` ਵਿੰਨ 


ਦਿੱਤਾ ਸ।--ਅਖੋ, ਉਹ ਕਣਕ ਦੀ ਵਾਢ ਵਿਚਕਾਰ. 


ਛੱਡ ਕੋ ਆਪਣੇ ਦੇਸ ਪਰਤਣ ਦੀ ਜ਼ਿਦ ਕਰਦਾ ਸੀ । 
ਭਈਆਂ ਰਾਜਾ ਰਮ ਗੋ'ਡੋ ਜ਼ਿਲੋਂ ਦੇ ਆਪਣੇ ਹਰ-ਪ੍ਰ 
ਪਿੰਡ ਉਤੇ ਕੀਤੇ ਡਾਕੂਆਂ ਦੇ ਵੱਡੋ ਧਾਵੇ ਦ ਖਬਰ ਸੁਣ 
ਕੇ, ਪਿਛਲੋ ਦਿਨੀ" ਵੱਟੇ-ਸੱਟੋ ਅੰਦਰ ਲਿਆਂਦੀ ਪਕੇਰੀ 
ਉਮਰ ਦੀ 'ਮਹਿਰੂਆ' ਦਾ ਥਂਹ ਪਤਾ ਲੈਣ ਲਈ ਉਤਾ- 
ਵਲ ਹੋ ਗਿਆ ਸੀ, ਪਰ ਅਲਾਟੀਆਂ ਨੇ ਤਾਂ ਉਸ ਦੇ ਪ੍ਰ 
'ਸੀਜ਼ਨ' ਲਈ ਢਾਈ ਸੈਕੜੇ ਅਗਾਉ' ਤਾਰੇ ਹੋਏ ਸਨ ! 
ਉੱਭ ਤਾਂ ਉਨ੍ਹਾਂ ਨੂੰ ਕਈਆਂ ਚਿਰਾਂ ਤੋਂ ਹਰ ਸੀਜ਼ਨ ਤੇ 
ਠੌਕੌਦਾਰ ਰਾਮਧੰਨ ਕੋਲੋ“ ਦਸ-ਵੀਰ ਭਈਏ ਸੰ ਸਵਾ ਸੌ 
ਅੰਦਰ ਈ ਮਿਲਦੋ ਰਹੋ ਸਨ, ਪਰ ਪਿਛਲੇ ਢਾਈ ਤਿੰਨ 
ਸਾਲ ਤੋ' ਰਾਮਧੰਨ ਦੇ ਕਹਿਣ ਮ੍ਰਜਥ ਭਈਆ ਨੂੰ ਵੀ 
ਅਕਲ ਆ ਗਈ ਜਾਂਪਦੀ ਸੀ । ਬੜਾ ਠੋਕ-ਬਜਾ ਕੇ 
ਜਵਾਬ ਦੇਣ ਵਰਗੀ ਹਾਂ ਕਰਿਆ ਕਰਦੇ--ਅਰੋ ਸਰਦਾਰ 
ਸੰਬ, ਪੂਰੇ ਚਾਰ ਮਾਂਹ ਲਗੈ' ਧਾਨ ਕੀ ਬੁਆਈ-ਕਟਾਈ। 
ਮਾਂ, ਅਰ ਟਕੇ ਮਿਲੋ ਸ੍ਰਸਰੇ ਸੂ ਅਰ ਆਧ; ਨਾਹੀ' ਸੰਬ 
ਹਮਾਰ ਨਾਹੋ', ਗੁਜਾਰ ਚਲਵੋ; ਹਮਰਾ ਮਾਈ ਬਾਪ, 
ਮਹਿਰ੍ਹਆ-ਬਾਲ ਬਚਾ ਭਾਈ-ਭੌਹਨ ਕਾ ਧਾਨ-ਰੋਟੀ ਕੌਸੇ 


॥ 


ਚਲਵੈ...ਪੂਰ/ ਤੀਨ ਸੈ ਧਾਨ ਅਰ ਚਾਂਰ ਸੈ ਕਨਕ ਕੇ 
ਲੋ'ਗੇ ਹਮਾਰ ਤੋਂ-. ।' ਫਿਰ ਕਹਿ ਸੁਣ ਕੌ ਹੋਏ ਢਾਈ 
ਸੌ ਦੇ ਸੌਦੇ ਤੋਂ ਕੰਨੀ ਖਿਸਕਾਉਣ ਲਈ ਚਤਰ-ਫੁਰਤੀਆਂ 
ਮਾਰਨ ਦੇ ਯਤਨ ਕਰਦਾ ਰਾਜਾ ਰਮ ਰਾਤ ਵੀ ਮੰਜੇ ਦੇ 
ਪਾਵੇਂ ਨਾਲ ਸੰਘਲੀ ਪਾਈਂ ਬਝਾ ਰਹਿੰਦਾ ਤੇ ਦਿਨ ਵੇਲ 
ਖੋਤ' ਅੰਦਰ ਔਖੋ ਭਾਰੇ ਕੌਮੀ" ਜੁੜਿਆ ਰਹਿੰਦਾ । ਖੂਲ੍ਹ 
ਮੋਕਲੇ ਬੋਲਿਆਂ ਅੰਦਰ ਡੰਗਰ 'ਚਰਦਾ ਇਕ ਦਿਨ ਉਹ 
ਅਲਾਟੀਆਂ ਦੀ ਕੈਦ ਤੱ" ਮੁਕਤ ਹੋਣ ਦਾ ਹੀਲਾ ਕਰਦਾ, 
ਕਿਤੇ ਛੋਟੋ` ਸਰਫਾਰ ਦੀ ਨਜ਼ਰੀ ਪੈ ਗਿਆ 1 ਦਿਨ-ਦ੍ਪੌਰੋਂ 
ਧੁੱਤ ਹੋਏ ਟਿੱਕਾ ਵਿਜੈ ਬਹਾਦਰ ਸਿੰਘ ਨੋ ਦੁਨਾਲੀ ਸੋਧੇ 
ਬਿਨਾਂ ਹੀ ਕਈ ਸਾਰੇ ਫ਼ਇਰ ਕਰਕੇ ਨਨੇਂ ਜਾਂਦੇ ਰਾਜਾਂ 
ਰਾਮ ਨੂੰ 'ਸ਼ੁੱਟ' ਲਿਆਂ ਸ਼ੀ । 

---ਪਰ, ਪ੍ਰੌਮ ਨਾਲ ਉਨ੍ਹਾਂ ਦਾ ਕਿਹੜਾ ਬੰਨੇ-ਚੋਨੇ 
ਦ' ਵੌਰ ਸੀ ? ਨਹੀ" ਇਹ_ ਕੌਮ ਉਨ੍ਹਾਂ ਨਈ” ਰੀਤਾ 
ਹੋਣਾ, ਕਿਸ਼ੋ ਹੌਰ ਦਾ...! ਹਰ ਰੌਜ਼ ਤਾਂ ਕਝ ਨਾ ਕੁਝ 
ਹੋ ਰਿਹਾਂ ਸੀ, . ਕਿਧਰੋਂ ਦੋ,ਕਿਧਰੇ ਚਾਰ, ਕਿਧਰ ਦਸ... 
ਕਿਧਰੋਂ ਧੂਹ-ਘਸੀਟਾ, ਸਾੜ-ਫੂਕ, ਲੁੱਟ-ਮਾਰ.. ਹੋ ਸਕਦੇ, 
ਪਹਿਲੀ ਤਾਰੀਖ਼ ਨੂੰ ਤਨਖ਼ਾਹ ਖੋਹਣ ਦੋ ਲਾਲਚ ਨਾਨ 
ਹੀ ਕਿਸੋ ਨੇ ਉਸ ਨੂੰ ਪਾਰ ਬੁਲਾ ਦਿੱਤਾ ਹੋਵੇਂ । ਨਹੀ", 
ਇਹ ਕਿਸੇ ਓਪਰੇ ਦਾ ਕੌਮ ਨਹੀਂ” ਹੋ ਸਕਦਾ, ਉਨ੍ਹਾਂ ਦੀ 
ਛਹਿ ਤੋਂ' ਬਿਨਾਂ ਕੋਈ ਕਿਵੇ' ਕਰ ਸਕਦਾ.. ! 

ਛਾਉਣੀ ਅੰਦਰਲੇ ਵੱਡੇ ਮਾਡਲ ਸਕੂਲੇ ਪੜ੍ਹਦੀ 
ਸਵਿੱਤਰੀ ਤਾਂ ਮੋਟੀ ਸੁਰਖੀ ਰੋਠਲੀ ਸਾਰੀ ਅਬਾਰਤ 
ਮੂਕਾ ਕੇ, 'ਆਜ ਕਾ ਦਿਨ,' ਕਲ੍ਹ ਕੇ ਭਾਓ', 'ਸਾਰਫ਼ਾ 
ਬਾਜ਼ਾਰ; 'ਸਟਾਕ ਐਕਸਚੋ'ਜ' ਵਰਗੇ ਸਾਰੇ ਕਾਲਮ 
ਰੋਜ਼ ਵਾਂਗ ਉਸ ਨੂੰ ਸੁਣਾ ਕੌ ਓਥੋਂ' ਚਲੀ 'ਵੀ ਗਈ ਸੀ, 
ਪਰ ਉਸਦੀ ਨਿਗਾਹ ਤਾਂ ਮੂੰਧੜੇ-ਮੰਹ ਢਿੱਠੇ ਧ੍ਰੌਮ ਲਾਲ 
ਦੀ ਲਾਸ਼ ਤੇ ਇਕ-ਟੱਕ ਗੱਡੀ ਪਈ ਸੀ । ਪ੍ਰੌਮ ਜਿਹੜਾ 
ਉਸ ਦੇ ਵਿਚਕਾਰਲੇ ਪੁੱਤਰ ਦਾ ਹਾਣੀ ਸੀ, ਜਿਸ ਨੂੰ 
ਉਹ ਬੱਚ੍ਹ ਜਾਂ ਪੁੱਤਰਾ ਆਖ ਕੇ ਬੁਲਾਇਆ ਕਰਦਾ. ਦਨਾਂ 
ਦੀਆਂ ਉਮਰਾਂ ਅੰਦਰਲਾ ਲੰਗ-ਭੁੱਗ ਤਿੰਨਾਂ ਦਹਾਕਿਆਂ 
ਦਾ ਪਾੜਾ, ਉਨ੍ਹਾਂ ਵਿਚਕਾਰ ਚਲਦੀ ਨੰਗ-ਚਿੱਟੀ ਟਿੱਚਰ- 
ਟਕੌਰ ਦੇ ਰਾਹ ਅੰਦਰ ਕਦੀ ਰੋੜਾ-ਕੰਕਰ ,ਨਹੀ" ਸੀ 
ਬਣਿਆ । 

--.ਉੱਸੋ ਨੂੰ ਲੱਗਾ ਜਿਵੇ' ਕਿਸੇ ਨੇ ਉਸਦਾ ਕਲੌਜਾ 
ਧੂਹ ਕੋ ਬਾਹਰ ਕੱਢੋ ਦਿੱਤਾ ਹਵੇਂ । ਅਪਣੀਆਂ ਪੰਜਾਂ ਧੀਆਂ 
ਤੋ ਚੌ'ਹ ਪੁੱਤਰਾਂ ਨੂੰ ਘਰ" ਤੌਰਨ ਲੱਰਿਆਂ ਉਸ ਨੇ ਕਦੀ 
ਦਿਲ ਭਾਰਾ ਨਹੀ" ਸੀ ਕੀਤਾ, ਪਰ ਧ੍ਰੋਮ ਲਾਲ ਦੀ 
ਅਣਹੋਂ'ਦ ਉਸ ਨੂੰ ਅਪਣੋ ਉੱਪਰ ਹਏ ਸੱਜਰੇ ਵਾਰ ਵਾਂਗ 
ਜਾਪੀ 1 . ਪੰਚੀ-ਸਰਪੰਚੀ ਜਾਂ 'ਮੁਸੰਟੀ' ਦੀਆਂ ਵੋਟਾ 
ਵਲੋ ਅਲਾਣੀਆਂ ਨਾਲ ਘਿਓ-ਖਿਚੜੀ ਹੋਇਆ ਉਹ 

15 


ਹਰ ਵਾਰ ਪ੍ਰੇਮ ਲਾਲ ਹੋਰਾਂ ਵਿਰੁਧ ਹੀ ਭੁਗੰਤਿਆ ਸੀ। 
ਦੋਨਾਂ ਧਿਰਾਂ ਅੰਦਰ ਲੱਗੀ ਦੌੜ, ਬੱਸ ਇਕ ਦੂਜ ਨੂੰ 
ਠਿੱਬੀ ਮਾਰਨ ਤੱਕ ਹੀ ਸੀਮਤ ਸੀ । ਦੌਨਾਂ ਅੰਦਰ ਪਲਦਾ 
ਵਿਰੋਧ ਕਦੀ ਵੀ ਵੈਰ ਬਣ ਕੇ ਨਹੀ" ਸੀ ਪੂੰਗਰਿਆ । 
ਜੈ'ਕੜੋ ਮੁਰੱਬਿਆਂ ਵਾਲੇ ਬਾਰੀਏ ਸਰਦਾਰ, 
ਪਨਾਹਗੀਰ ਬਣ ਕੇ ਪਹਿਲਾਂ ਕਿਧਰੋਂ ਹੋਰ ਥਾਂ ਜਾ ਟਿਕੇਂ 
ਸਨ, ਫਿਰ ਅਲਾਂਟੀਏ ਬਣ ਕੇ ਉਸ ਦੇ ਪਿਓ ਦੇ ਗਰਾਈ" 
ਬਣ ਗਏ । ਲੂਣ-ਤੇਲ ਦੀ. ਹੱਟੀ ਕਰਦੇ ਮਨੀ ਰਾਮ ਨੇ 
ਵੀ ਅਲਾਟੀਆਂ ਲਈ ਮ੍ਰੱਬੋਂ ਕੱਛਦੀ ਜ਼ਰੀਬ ਰਾਹ)” 
ਅਪਣੇ ਅੱਠ ਕਿੱਲੇ ਇਕ ਪਾਸੋ ਕਰਵਾ ਲਏ । ਉਸ ਦੇ 
ਮਰਨ ਪਿੱਛੋ' ਲੂਣ-ਤੇਲ ਤੋਂ” ਲੌ ਕੇ ਕਪੜਾ-ਲੱਤਾ, ਖਾਦ 
ਡੀਜ਼ਲ ਤੱਕ ਓਧਾਰ-ਸੁਧਾਰ ਕਰਦੀ ਸਿਰੀ-ਰਾਮ ਦੀ 
ਡੋੜ-ਦੋ ਮਰਲੇ ਦੀ ਦੁਕਾਨ ਢ-ਦੇਂ ਚਾਰ-ਚਾਰ ਮੁਰੱ ਬਿਆਂ 
ਦੇ ਮਾਲਕਾਂ ਦੀਆਂ ਗ਼ੋਟਣੀਆਂ ਲੁਆਈ ਤਰ) ਆਉਦੀ 
ਜੀ । ਤੇ ਨਾਲ ਦੀ ਨਾਲ ਪਿੰਡ“ ਲਹਿੰਦੇ ਪਾਸ ਪੰਦਰਾਂ- 
ਵੀਹ ਖੋਤਾਂ ਦੀ ਵਿੱਥ ਤੋ' ਲੰਘਦੀ ਜਰਨੈਲੀ ਸੜਕੇ' ਪਰ, 
ਅੱਠਾਂ ਕਿੱਲਿਆਂ ਦੇ ਅੰਥਾਂ ਦੇ ਬਾਗ਼ ਦੀ ਜੱਦੀ-ਪੁਸ਼ਤੀ” 
ਮਾਲਕੀ ਦੀ, ਰਾ ਅਨੈਕਾਂ ਵਾਰ ਸੁਣਾ ਕੇ ਉਸ ਨੇ ਵੀ 
ਅਲਾਟੀਆਂ ਤੋ” ੱਖਮ' ਹੋਣ ਢਾ ਉਵੇ' ਹੀ ਚੰਗਾ ਚੋਖਾ 
ਭਰਮ-ਭੈਅ ਖੜਾਂ ਕਰ ਲਿਆ, ਜਿਵੇ" ਹਮਲਿਆਂ" ਵੇਲੇ 
ਉਜੜ ਕੈ ਗ੍ਏ ਮੁਸਲਮਾਨ ਰਾਜਧ੍ਰਤਾ ਨੂੰ ਉਸ ਦੇ ਪਿਓ 
ਨੇ ਲੱਤ ਹੌਠੋ' ਦੀ ਲੰਘਾ ਰੱ? ਪਿਆ ਰੋਇਆ ਸੀ । 
ਮਨੀ ਰਾ ਦੀ " ਰੰਗੜਾਂ' ਨਾਲ ਹੁੱਥੋਂ ਪਾਣੀ ਇ) 
ਸਾਂਝ ਭਾਵੇ' ਨਹ! ਸੀ ਬਣ ਸਕੀ, ਪਰ ਸਵੇਰੇ-ਸ਼ਾਮ 
ਮਾਲਸ਼ਾਂ ਕਰਦੇ, ਡੰਡ-ਖੈਠਕਾਂ ਮਾਰਦੇ, ਅਖਾੜੇ ਦੇ ਜੌਟੀ- 
ਦਾਰਾਂ ਨੂੰ ਨ੍ਿਸ਼ੰਗ ਹੋ ਕੇ ,ਉਹੁ ਕਈ ਵਾਰ ਆਖ ਦਿਆਂ 
ਕਰਦਾ ਸ--ਓਏ, ਕ੍ਲਗਦਿੰਓ ਅੱਠ-ਮੀਆ ਦਿਓ, 
ਥੁਆਡਾ ਬੀ ਕੋਈ ਜੀਲਹ ਆਂ.. ਏ ਗੁੱਲ ਆ, ਪਈ 
ਬੁਆਡਾ ਬੱਡੀ-ਬੜ੍ਰਾ ਅਰੌਗੇ ਤੋ” ਡਰਦਾ, ਆਹੁ ਬ/ਈਆਂ 
ਪਿੰਡਾਂ ਬਦਲੋ ਸਰਦ੍ਾਂਰ ਫ੍ਤੈ ਸ੍ਰੰਹ ਤੇ' ਰਾਅ ਫਤੇ ਖਾਂ ਬਣ 
ਗਿਆ ਤੀ...ਏ ਗੱਲ ਆ, ਪਈ ਏਹ ਅਹੀ' ਈ ਆਂ 
ਖੱਤਰੀ'ਪੁੱਤ, ਜਿਨ੍ਹਾਂ ਕਲਗੀਆਂ ਆਲੇ ਦੀ ਫੌਜ ਲਈ 
ਪਜਾਬੋ` ਇਕੋ-ਇਕ ਪੰਜ ਪਿਆਰਾ ਦਿੱਤਾ ਤੋਂ ਉਹ ਬੀ 
ਪਹਿਲੇ ਨੰਬਰ ਤੇ ..ਏ ਗੱਲ ਆ । ਤੇ ਉਸ ਦੋ ਪਿਓ ਨੇ 
ਆਪਣੇ ਵੱਡੋ-ਵਡੇਰਿਅ' ਦੇ ਧਰਮ-ਹੱਠ ਬਦਲੋ ਰਾਏ ਫਤੇ 
ਖ਼ਾਨ ਤੱ ਲਈ ਅੱਨ੍ਹਾਂ ਘਮ ਦੀ ਬਖਸ਼ੀਸ ਦੀ ਕਹਾਣੀ 
ਮਰਦੇ ਦਮ ਤੱਕ ` ਅਨੇਕਾਂ ਵਾਰ ਸੁਣਾਈ ਸੀ । 
ਰਮ ਗੁੱਲ ਆਾ, ਪਈ, ਗੁਜਰਾਤ ਜਿਲੇ ਦੇ ਸਤ 
ਜਲਾਲਪੁਰ ਸੰਬਤੀਆਂ ਤੋਂ ਆਂ ਸ'ਡ ਪਿਤਾ--ਪੋਫਾ ਮੈ” 
ਲੌਰ ਚੌ ਅਮੀਰ ਵਪਾਰੀ ਲ੍ਖੁਪੱਤ ਗੁਰੂ ਮ਼ੂਰਾਜ ਦਾ ਲੀ 
ਜਰਧਾਲੂ ਤੀ ਪਰ ਤੀ ਬਿਰਧ.. ਇਕ ਬਸਾ਼ੀ ਨੂੰ ਆਹਦੇ 
16 


ਆ ਕਲਗ਼ੀਆਂਲੋਂ ਨੂੰ ਸਾਰੇ ਈ ਸੇਵਕ ਸੱਦ ਲਏ ਨੰਦਪ੍ਰ 
--ਲੱਖੱਪਤ ਨੇਂ ਜੁਆਨ-ਜਹਾਨ ਦਯਾ-ਰਅ ਨੂੰ ਭਜ 

'ਇਤਾ . ਓਸ ਸ਼ੋਰ ਦੇ ਪੁੱਤ ਨੇ ਪੰਜਾਬ ਦੀ ਲਾਜ ਰੱਖ 
ਲੀ ਪਹਿਲੇ ਨੰਬਰ ਤੋਂ ਜਾ ਹਾਜ਼ਰ ਹੋਇਆ, ਗ੍ਰਰੂ ਕਿਆਂ 
ਮੂਹਰੇ ...ਏ ਗੱਲ ਆ । ਓਧਰ. ਏਂ ਗੱਲ ਆ, ਪਈ ਲ੍ਰੋਰ 
ਦੇ ਸੁਬੇਦਾਰ ਨੇ ਟੱਬਰ ਦੀ ਜੀਆਂ ਨੂੰ ਤੌਗ ਕਰ ਮਾਰਿਆ । 
ਕਹੇ - ਦੱਸੋ ਦਯ' ਕ੍ਰੱਥੋਂ ਆ, ਥੁਹਾਡੀ ਮਰਜ਼ੀ ਈ ਗਿਆ 
ਹਉ । .. ਏ ਗੱਲ ਆ ਪਈ ਬਾਪ ਉਨ੍ਹਾਂ ਦਾ ਪਹਿਲੋ" 
ਈ ਸੁਰਗਪੁਰੀ ਸ੍ਰਧਾਰ ਚੁੱਕਾ 3, ਮੈਂ ਬਚਾਰੀ ਫਸੀ 
ਛਕੇਜੇ 'ਚ...ਤੰਗ ਆ ਕੇ ਤੁਰ ਪਈ ਉਹ ਬੀ ਨੰਦਪੁਰ 
ਨੂੰ ...ਏ ਗੱਲ ਆ, ਪਈ ਜਦ ਪੁੱਜੀ ਜਲੰਧਰ ਤਾਂ ਪਤਾ 
ਚੱਲਿਆ ਕਿ ਗੁਰੂ ਸੌਬ ਨੰਦਪ੍ਰੋ" ਚਲੇ ਗਏ ਕਿਧਰੇ 
ਹੌਰਥੋ ।ਬਿਪਤਾਂ ਮਾਰੀ ਉਹ ਬੀ ਤੁਰ ਪਈ ਸ਼ਮਾਲ ਫ਼ੌਨੀ.. 
ਬੈਸ਼ਨੇ ਦੇਵੀ, ਜੁਆਲਾ ਦੋਵ, ਨੈਂਣਾ ਦੇਵੀ ਮਣਸਾਂ ਦੌਵੀ 
ਕਿਧਰੇ ਬੀ ਦਿਨ ਕੱਟ ਲਊ, ਉਨ੍ਹੋ ਸੋਚਿਆ ਹੋਣਾ, ਏ ਗੱਲ 
ਆ। ਪਰ, ਆਹਢੋ ਆ ਦੁਖ-ਮੁਸੀਂਬਤ ਕੱਲ) ਨਈ' 
ਆਉਦੀ । ...ਉਸ ਬਚਾਰੀਂ ਤੇ ਇਕ ਆਫ਼ਤ ਹੋਰ ਆਂ 
ਪਈ'। ਸੱਭ ਤੋਂ` ਨਿਕੱਹ ਏਨਾ ਫਰਾਰ ਹੋ ਗਿਆ ਕਿ ਅੱਗੇ 
ਤੁਰਿਆ ਨਾ ਜਾਏ । _ਦਸ੍ਹਏ ਪਾਡਵਾਂ ਦੋ ਤਲਾਅ ਬੰਨੇ 
ਬਣੀ ਨਿੱਕੀ ਜਿਹੀ ਮੰਦਰ। ਅੰਦਰ -ਜਾ ਲੂਕੀ । ਏ ਗੱਲ 
ਆ। ਪਈ ਉੱਧੱਰ ਬੈਠੀ ਸ਼ਿਕਾਰ ਖੋਲਣ ਨਿਕਲ ਰਾਅ ਦਾ 
ਉਸੇ ਨਾਲ ਟਾਕਰੇ ਹੋ _ਗਿੰਆਂ । ਮਸੈਬਤ ਮਾਰ) ਬਿਧਵਾ 
ਨੇ ਆਪਣੀ .ਦੁੱਖ-ਭਰੀ ਕਹਾਂਣੀ ਨਿਧੜਕ ਹੈ ਕੇ ਕਹਿ 
ਸੁਣਾਈ ਰਾਅ ਫ਼ਤੇ ਖਾਂ ਸ਼ਰਸੈ ਦਾ ਮਾਰਿਆ ਪਾਣੀਓ” 
-ਪਾਣੀ ਹੁੰਦਾ ਫ਼ਿਰੇ, ਜਾਇੰਦਾਤ ਖ਼ਾਤਰ ਕੀਤੀ ਧਰਖ 
ਬਦਲੀ ਕਰਕੇ ਸਿੰਰ ਤਾਂਹ ਨਾ ਕਰੋ । _ਏ ਗੁੱਲ ਆਂ 
ਪਈ ਉਹ ਸਾਰੋਂ ਟੱਬਰ ਨੂੰ ਨਾਂਲ ਲੈ ਗਿਆ ਤੇ ਆਪਣੇਂ 
ਛੰਤਜਾ ਸੈ 'ਘੁਮਾਮਾਂ ਦੋ ਮਾਰ੍ਹੇਸ 'ਚ ਅੱਠ ਘੁੰਮਾਂ ਕਨਿਆ 
ਰਾਮ ਦੇ ਨਾਂ ਲੁਆ ਕੇ? ਉਸ ਨੂੰ ਬੀ ਆਪਣੈ ਅਰਗਾ ਮਾਲਕ 
ਬਣਾ ਲਿਆ ਤੀ...ਏ ਗੱਲ “ਆੰ 

ਬੀਤੇ ਢਾਈ ਤਿੰਨ ਸੌ ਵਰਿਆਂ ਅੰਦਰ ਕੰਨਿਆਂ 
ਰਾਮ ਦਾ ਪ੍ਰਵਾਂਰ ਕਿੰਨਾ ਵ੍ਰੇਧਿਆ 'ਸੀ ? ਇਹ'ਅੱਠੇ ਕਿੱਲੇ 
ਉਨ੍ਹਾਂ ਕੌਲ ਹੀ ਕਿਉ" ਰਹੇ ਸਨ? ਉਸ ਦੋ ਕਿਸ ਵੱਡੇ 
-ਵਡੋਰੰ ਨੋ ਇਸ ਰਕਬੂੰ ਅੰਦਰ ਅੰਬਾਂ ਦੇ ਬੂਟ ਲਗਵਾਏ 
ਸਨ ? ਇਸ ਬਾਰੇ ਸਿਰੀ ਰਾਮ ਨੂੰ ਉਸਦੇ ਪਿਓ ਨੇ ਕੁਝ 
ਨਹੀ” ਸੀ ਦੱਸਿਆ, ...ਨਾ ਹੀ ਉਸ' ਦੇ' (ਪਿੱਚ ਦੂੰ ਉਸ 
ਦੇ ਬਾਪ ਨੇ । ਉਸ ਨੂੰ ਬੱਸ ਤਿੰਨ ਚੀਜਾਂ ਹੀ ਵ਼ਰਾਂਸਤ ਵਿਚ 
ਮਿਲਿਆ ਸਨ--ਇਹ ਕਹਾਂਣੀ, ਅੱਠੇ ਕਿੱਲੋ ਦਾ ਬਾਗੂ 
ਤੋ ਇਕ ਕੱਚੀ ਹੱਟੀ । 

ਹੱਟੀ 'ਨਾਲ ਲਗਦੀ `ਖੋ ਅਮੰਲੀ ਦੀ ਸਾਰੀ 
ਹਵੇਲੀ ਖੰਰੀਦ ਕੇ ਬਣਾਈ ਖੁਲ੍ਹ-ਮੌਕਲੀ ਕ੍ਰਠੀ ਮੱਥੋ 'ਨਾਲ 


'ਖੋਮੋ 


ਜੂੜਵੀ" ਛੱਡੀ ਪੱਕੀ ਦੁਕਾਨ ਕਈਆਂ ਵਰ੍ਹਿਆਂ ਪਿਛੋ” 
ਹਾਲੀ ਵੀ ਉਵੇ' ਦੀ ਊਵੇ' ਨਵੀ” ਨਿਕੌਰ ਜਾਪਦੀ ਸੀ, 
ਜਿਸ ਦੇ ਸਾਹਮਨੇ ਵੱਡੇ ਚੁਰਾਹੋ ਦੈ ਐਨ ਵਿਚਕਾਰ, ਸਿਰ 
ਤੇ ਆਕਾਸ ਥੱਮੀਂ' ਖੜੇ ਪਿੱਪਲ ਹੇਠ ਤਖਤਪੌਸ਼ ਡਾਹੀ, 
ਉਹ ਹਰ ਲੰਘਦੇ-ਵੜਦੇ ਨੂੰ ਹ੍ਰਜਤੇਬਾਜ਼ੀ ਕਰਦਾ 
ਰਹਿੰਦਾ ਸੀ 1 

...ਪਿਛਲੈ ਕਈਆਂ ਦਿਨਾਂ ਤੋਂ ਨਾ ਤਾਂ ਉਸ ਨੇ 
ਗਲੀ ਵਲ ਦੀ ਬੈਠਕ ਦਾ ਦਰਵਾਜ਼ਾ ਹੀ ਕਦੀ ਖੌਲ੍ਹਿਆ 
ਸੀ ਤੇ ਨਾ ਹੀ ਅਵੇਰ-ਸਵੇਰੇ ਪਿੱਪਲ ਹੇਠ ਆ ਜਰੜਦੀ 
ਢਾਣੀ ਦੇ ਢਿੱਡੀ' ਪੀੜਾਂ ਪੁਆਈਆਂ ਸਨ । ਫ਼ੌਟੀ-ਵੱਡੀ 
ਉਮਰ ਦਾ ਖ਼ਿਆਲ ਕੀਤੇ ਬਿਨਾਂ ਸਾਰੇ ਪਿੰਡ ਵਾਸੀਆਂ 
ਨਾਲ ਚਲਦਾ ਹਰ ਵੇਲ ਦਾ ਮੁਖੈਲ ਇਕ ਤਾਂ ਉਸਦਾ 
ਬੰਹੀ'-ਖ਼ਾਤਾ ਹੌਰ ਭਾਂਰਾ ਕਰਦਾ ਗਿਆ ਸੀ, ਦੂਜੇ ਆਲੰ- 
ਦੁਅ'ਲੋ' ਵਾਪਰਦੀਆਂ ਨਿੱਕੀਆਂ ਮੋਟੀਆਂ, ਅਲਾਣੀਆਂ ਦੇ 
ਪੋਲ ਤੇ ਪ੍ਰੌਮ ਦੀਆਂ ਕਾਰਗ੍ਰਜਾਰੀਆਂ ਦੀ ਜੂਹ ਉੱਸ ਨੂੰ 
ਰੌਜ਼ ਮਿਲਦੀ ਰਹਿੰਦੀ ਸੀ । 

'ਬ੍ਰਹਮਾ ਦੇ ਸਿਰ ਤੱ ਉਡਪਨ ਹੋਈ ਬ੍ਰਾਹਮਣ ਉੱਚੀ 
ਜਾਂਤ' ਦੇ ਪ੍ਰੌਮ ਢ. ਸ਼੍ਰਦਰਾਂ ਆਦਿ ਧ੍ਰਮੀਆਂ-ਮਜ਼੍ਬ੍ਰੀਆਂ 
ਘਰੀ' ਬੈਠ ਕਿੰਨਾਂ-ਕਿੰਨਾਂ ਚਿਰ ਹਰ੍ਹ-ਹੌਰੂ .ਜਿਹੀਆਂ ਗੱਲਾਂ 
ਠਰਨਾ ਭਾਵੇ" ਉਸੁ ਨੂੰ ਫੁੱਟੀ ਅੱਖ ਨਹੀ” ਸ। ਭ!ਉ'ਦਾ, 
ਪਰ ਆਏ ਸਾਲ ਅਲਾਟੀਆਂ ਤੋਂ ਵੱਧ ਦਿਹਾੜੀ ਲੌਣ 
ਲਈ ਸਾਰੋਂ ਵਿਹੜੌ ਨੂੰ ਦਿੱਤੀ ਗ੍ਰੱਲਾ ਸ਼ੋਰੀ, ਉਸ ਨੂੰ ਚੰਗੀ- 
ਚੰਗੀ ਲਗਦੀ ਸੀ । ਸਕੂਲੱ' ਆਉ'ਦੇ ਜਾਂਦੇ ਪ੍ਰੋਮ ਨੂੰ 
ਆਨੋ-ਬਹਾਨੇ ਰੌਕ ਕੌ ਆਖਦਾ--ਜੀ'ਦਾ ਰੰਹ ਬੱਚੂ, 
ਜੀਦਾ ਰੋਹ...ਆਂਹ ਤੇਰੇ ਉਦੱਮ ਨਾਲ ਚਮਾੜ੍ਹਲੀ ਸ੍ਹਰੀ 
ਆੰਗੇ ਨਾਲੋ' ਸੌਖੀ ਆ, ਨ' ਫੇ...। ਮੋਰਾ ਭੁਗਤਾਨ ਹੁਣ 
ਸੁੱਖ ਨਾ...। ਪਰ ਐਨਾਂ, ਲਾਣੀਆਂ ਖ਼ਾਤਰ ਜਿਤ੍ਰਾ ਤੂੰ 
ਹੱਡ-ਗੌਡੇ ਤੜਵਾਉਂਨਾ, ਏਹ ਗੱਲ ਮੌਰੀ ਸਮਝ“ ਬਾਅਰ 
ਆ, ਨਾਫੇਂ ..। ਤੂੰ ਆਪੂੰ ਈ ਦਸ ਪਈ, ਉਨ੍ਹਾਂ ਨੂੰ ਕਿੜ੍ਹੀ 
ਸ਼ੋਅ ਦਾ ਘਾਟਾ ਆ--ਘਰ, ਹਵੇਲੀਆਂ, ਜਿਮੀ', ਜੌਦਾਤ, 
ਟਰੱਕ-ਮੌਟਰਾਂ, ਟਰੌਕਟ । ਪੂਰਾ ਡ੍ਹੜ'ਮੈਂਕੜਾ ਬਟੇਰਦੇ ਆਂ 
ਬੋਰੀ ਪਿੱਛੋ. ਨਾਂ ਫੰ...। ਹੋਰ ਦੱਸ, ਵੰਝਾ ਲੌਣਾ ਉਨ੍ਹਾਂ 
ਨਾਲ ਤ੍ਰਹੀ, ਨਾ ਫੋ ..। 

--ਓਏ ਬਾਬਿਓ, ਦੂਜੇ ਘਰ ਲੱਗੀ ਬਸੰਤਰ ਏਈ) 
ਦਿਸਦੀ ਹੁੰਦੀ ਅ. ਕਦੀ ਉਨ੍ਹਾਂ ਤੋ ਵੀ ਪੁੱਛਿਆ, ਜਿਨ੍ਹਾਂ 
ਦਾ ਪੱਲਾ ਵੀ ਪੂਰਾ ਨਹੀਂ' ਹੁੰਦਾ...ਐਦਾਂ ਈ “ਥੋੜਾ ਚਿਰ 
ਹੈਰ ਸਾਰੇ ਕਿਸਾਨ ਵਰ੍ਰੇ-ਛਿਮਾਹੀ ਪਿੱਛੋ ਹੱਥ ਝ'ੜਦੇ 
ਘਰੀ' ਮ੍ਰੌੜਦੇ ਰਹੇਂ ਤਾਂ ਤੁਹਾਡੀਆਂ ਆਹ ਥੱਲ:ਥੱਲ 
ਕਰਦੀਆਂ ਗੌਗੜਾਂ ਨੂੰ ਸੌਕੜਾ ਪੰ ਜਾਉ ,ਦਿਨਾਂ ਅੰਦਰ 
ਈ...। ਹਈ ਛਾਬਾਸ਼ੇਂ, ਨਈ' ਰੀਸਾਂ...ਬੱਚੂ ਇਹ`ਤੈਦੂਰ 
ਐਂਓ' ਨਈ" ਹਲਕਾ ਹੋਣਾ ਨਾਵ... ਤੈਨੂੰ ਸੰ'ਕੜੇ 'ਬਾਰ 


ਫਰਮੌਸ਼ ਪਾਈ ਆ, ਡੱਬੀ-ਬੰਦ ਮੌਮ ਦੀ,ੜੂੰ ਨੰਨਾ ਈ ਨਈ" 
ਹਰਦਾ . ਮੇਰਾ ਛਿੰਦ ਐਂਤਕ)' ਜ਼ਰੂਰ-ਬਰ-ਜ਼ਰੂਰ ਲਿਖ 
ਦਈ ਭਾਅ ਆਪਣੇ ,ਨੂੰ ਕਨੇਡੋ ... 

--ਉਏ ਖੌ'ਸੜਾ, ਉਹ ਭੜੌਲੇਂ ਜਿੱਡੀ ਸ਼ਾਹਣੀ 
ਕਿੱਥੇ ਸੁੱਟਣੀ ਐ' ..ਤੂੰ । 

--ਤ੍ਰੋ-ਮਾਸਾਂ ਫ਼ਿਕਰ ਨਾ ਕਰ. ਆਪਾਂ ਉਨੂੰ ਛੋਟੀ 
ਬੰਠਕ ਅੰਦਰ ਰੂੜ ਕੇਂ ਬਾਅਰੌ' ਜਿੰਦਾ ਮਾਰ ਦਿਆਂਗੇ, 
ਨਾ ਢੇ .। 

-- ਠੱਠੇ ਮਖ਼ੌਲ ਅੰਦਰ ਸ਼ ਹਣੀ ਨੂੰ ਬੰਦ ਕਰਨ 
ਲਈ ਰਖੋਂ ਕਮਰੇ ਅੰਦਰ ਤਾਂ ਉਹ ਆਪ ਸ੍ਰਵੇਰੇ ਤੋ 
ਦੜਿਆਂ ,ਪਿਆ`ਸੀ । ਖ਼ਬਰਾਂ ਪੜ੍ਹ ਕੇ ਉਠਣ ਲੱਗੀ 
ਸਵਿੱਤਰੀ ਨੂੰ ਉਸ ਨੂੰ ਸਕੂਲ ਜਾਣੋ' ਰੰਕ ਦਿੱਤਾ । ਕਈ 
ਦਿੰਨਾਂ ਤੋਂ ਅੱਧਾ ਬੰਦ ਰਹਿੰਦਾ ਦੁਕਾਨ ਦਾ ਸ਼ੱਟਰ ਪੂਰੇ .ਦਾ 
ਪੂਰਾ ਬੈਦ ਪਿਆ ਰਿਹਾ । ਇਕੜ-ਦੁਕੜ ਆਏ ਗਾਂਹੰਕ 
ਸ੍ਰਨਮ-ਸਾਨ'ਪਈ ਦੇਖ ਕੇ ਤਾਂ ਬਾਹਰੋਂ-ਬਾਹਰ ਰੀ ਮੁੜਦੇ 
ਗਏ, ਪਰ ਸਿਰੀ ' ਰਾਮ ਦੇ ਅੰਦਰੋ' ਉਠਿਆ ਤੁਫਾਨ ਹੌਰ 
ਅਗਾਂਹ ਵਧਦਾ ਆਇਆ । ਪੋਲ ਪੌਰੀ' ਤੁਰਿਆ ਕਦੀ 
ਉਹ ਸਟੌਰ ਅੰਦਰਲੀ ਸੋਫ ਦੀਆਂ ਚਾਬੀਆਂ ਸਾਂਭਣ ਲੁੱਗ 
ਪੈਦਾ ਕਈ ਵੱਡੇ ਆਲ੍ਹੋ ਅੰਦਰ ਟਿਕਾਈ' ਸ਼ਿਵਾਂ ਦੀ 
ਮੂਰਤੀ ਉਰਲੋ ਸਾਂਭੇ ਗਿਰਵੀ-ਪਏ ਥੱਥਾ ਕੁ ਗਹਿਣਿਆਂ 
ਨੂੰ ਪਲੌਸਣ ਲਗ ਪੈੱਦਾ 1 

ਬਾਹਰ ਵਿਹੜੇ ਅੰਦਰ ਡਾਹੋਂ ਮੰਜੇ ਤੇ ਚੁਫਾਲ ਪਈ 
ਸ਼ਾਹਣੀ ਨੇ, ਉਸ ਤੋ ਇਕ ਅੱਧ, ਵਾਰ ਇਓ” ਡੌਰ-ਭੌਰ 
ਘਮ਼ੀ' ਜਾਣ ਦਾ ਕਾਰਨ ਪ੍ਰਛਣਹਾ ਚਾਹਿਆ, ਪਰ ਉਹ 
ਨਜ਼ਰ ਬਚਾ ਕੇ ਫਿੱਰ.ਛੌਟੀ ਸ਼ੈਠਕ ਦੇ ਓਮੋਂ -ਸੌਫੇ ਤੇ ਆ 
ਢਿੱਠਾ, ਜਿਸ ਦੇ ਸਾਹਮਣੇ ਪੋਏ ਸਨਮਾਈਕਾ ਦੇ ਟੇਬਲ ਤੇ 
ਖਿਲਰਿਆ ਅਖ਼ਬਾਰ ਦਾ ਮੁੱਖ ਪੁੰਨਾ ਮੁੜ ਸਵੇਰੇ ਦਿੱਤੀ 
ਸੂਚਨਾ ਦੇ ਰਿਹਾ ਸੀ। ਉੱਸ ਨੂੰ ਜਾਪਿਆ ਜਿਵੇ ਪ੍ਰੇਮ 
ਲਾਲ ਦੀ ਛਾਤੀ 'ਚੋਂ` ਨਿਕਲਦੇ ਖੂਨ ਨਾਲ਼ ਪ੍ਰਹਿਲਾਂ ਤਾਂ 
ਸਾਰੀ ਅਖ਼ਬਾਰ ਲਿੱਬੜ ਗਈ ਹੋਵੈ, ਫਿਰ ਉੱਹੀ ਲਹੂ 
ਮੋਟੇ ਅੱਖਰਾਂ ਵਾਲੀ ਸੁਰਖ਼ੀ ਬਣਿਆਂ ਉਹਦੀ ਵਲ ਨੂੰ 
ਵਧਿਆ ਆ ਰਿਹਾ ਹੋਵੇਂ । ਰਹ 

ਉਸ ਨੇ ਘਬਰਾਏ ਜਿਹੇ ਨੇ ਅਖ਼ਬਾਰ ਝਬ੍ਰਟੀ ਮਾਰਕੇ 
ਚੁੱਕੀ, ਉਸਦੀਆਂ ਤਿੰਨ ਚਾਰ ਤੈਹਾਂ ਕੀਤੀਆਂ ਤੇ ਖ਼ਿਝ ਕੇ 
ਪਰਾਂ ਵਗਾਹ ਮਾਰੀ । ਸਾਹਮਣਲੀ ਕੰਧ ਨਾਲ ਵੱਜ ਕੇ 
ਹੇਠ ਡਿਗੀ, ਉਹ ਕੁੱਲੀ ਜਿਹੀ ਬਣੀ ਨਾਲ ਡਿੱਠੇ ਦੀਵਾਨ 
ਤੇ ਆ ਟਿਕੀ, ਜਿਸ ਨੂੰ ਦੇਖਦਿਆਂ ਸਾਰ ਉਸ ਨੂੰ ਅਪਣੇ 
ਬਾਗ਼ ਅੰਦਰ ਅੰਬਾਂ ਦੀ ਹਰ ਰੁੱਤੇ ਪੈ'ਦ਼ੀ ਕੱਖਾਂ-ਕਾਨਿਆਂ 
ਦੀ ਕੁੱਲੀ ਯਾਦ ਆ ਗਈ ਜ੍ਰਿਸਦੇ ਓਹਲੇ ਕਿਸ਼ੋਰ ਉਮਰੋ 
ਉਹਨੇ ਮੂਜ਼ਬ੍ਹੀਆਂ ਦੀ ਹਰ ਜੁਆਨ ਹੁੰਦੀ ਧੀ-ਭੈਣ 'ਦ/ਗ਼ੀ 
ਕੀਤੀ ਸੀ । ਕਈ ਵਾਰ ਫੜੋਂ ਜਾਣ ਤੇ, ਉਸ ਦੇ ਪਿਓ ਨੇ 

17 


ਪਿੰਡ ਦੀ ਪ੍ਰ੍ਹੋ ਸਾਹਮਣੇ ਤਾ ਓਪੁਰਾ ਓਪਰਾ _ਦਬਕ- 
ਝਿੜਕ ਕੈ ਛਡਵਾ ਲਿਆ ਸੀ, ਪਰ ਪਾਰਲੇਂ ਪਿੰਡੋਂ ਆਏ 
ਭਰਬ੍ਰ-ਝੀਰ ਨਾਲ ਕੀਤਾਂ ਅੰਬਾਂ ਦਾ ਸੌਦਾ ਉਸ ਨੂੰ ਇਕ 
ਵਾਰ ਬਹੁਤ ਮਹਿੰਗਾ ਪਿਆ । ਛੁੱਟ ਕੱਟਣ ਆਏ ਭਰਥੂਹ 
ਦੇ ਫੌਜੀ ਪੁੱਤਰ ਨੇ ਜੁਆਨ-ਜਹਾਨ ਗੌਜੋ ਤੇ ਪੈ” “ਦੀ 
ਸਿਰੀਏ ਦੀ ਟੇਡੀ ਨਜ਼ਰ ਤਾੜ ਲਈ । ਮਿੱਠੀਆਂ-ਮਿੱਠੀਆਂ 
ਗੱਲਾਂ ਕਰਦਾ ਪਹਿਲੇ" ਉਹ ਉਸਨੂੰ ਪੱਕੇ ਅੰਬਾਂ ਦੀ ਢੇਰੀ 
ਤੱਕ ਲੈ ਆਇਆ । ਕੁਲੀ ਅੰਦਰੋ" ਗਲਾਸੀ ਲੈਣ ਦੇ 
ਬਹਾਨੇ ਗਿਆ, ਉਹ ਝੱਟ ਦੇਣੀ ਰੱਸਾ ਤੇ ਭਾਂਗ ਲੈ ਕੇ 
ਉਸਦੇ ਸਾਂਹਮਣੇ ਭਵਕ ਮਾਰਕੇ ਆ ਖੜਾ ਹੋਇਆ । 
ਸਿਰੀ ਰਾਮ ਨੇ ਉਸ-ਦੀਆਂ ਲੱਖ ਮਿਨਤਾਂ ਕੀਤੀਆਂ, ਪਰ 
ਉਸਦੇ ਫ੍ਰੌਜੀ ਗ੍ਰੱਸੇ ਨੇ, ਅੰਬ ਨਾਲ ਬੰਨ੍ਹ ਕੇ ਪਹਿਲਾਂ 
ਸਿਚੀ ਰਾਮ ਦੀ ਰੱਜ ਕੇ ਸੇਵਾ ਕੀਤੀ ਤੇ ਫਿਰ ਤਿੰਖੜ- 
ਧੱਪੋ ਅਲਫ-ਨੰਗਾ ਕਰਕੇ ਪਿੰਡ ਦੀ ਰਾਹੇ ਤੋਰ ਦਿੱਤਾ 
ਸੀ। ੨ 

- ਅਪਣੇ ਨੰਗੇਜ਼ ਨੂੰ ਦੇਖਣ ਡੌ' ਸੰਕੋਚ ਕਰਦਿਆਂ 
ਸਿਰੀ ਰਾਮ ਨੇ ਅਪਣੀਆਂ ਅੱਖਾਂ ਘੁੱਟ ਕੋ ਮੈਟ ਲਈਆਂ, 
ਪਰ 'ਪਾਰਦਰਸ਼ੀ ਪਲਕਾਂ ਵਿਚੇ ਦੀ.ਲੰਘਦੀ ਨਿਗਾਹ ਨੇ 
ਜਾਚਿਆ ਕਿ ਸਾਹਮਣੇ ਪਏ ਦੀਵਾਨ ਤੋਂ ਕੁੱਲੀ ਨਹੀਂ', 
ਸਗੋ” ਧ੍ਰੋਮ ਲਾਲ ਕੰਧ ਦੀ ਢੋਅ ਲਾਈ ਬੈਠਾ, ਘੋਖਣੀਆਂ 
ਨਜਰਾਂ ਨਾਲ਼ ਉਸ ਵੰਲ ਦੇਖਦਾ ਮਰਦਮ-ਸ਼੍ਰਮਾਰੀ ਕਰਨ 
ਆਇਆ ਕਈ ਸਾਰੀਆਂ ਗੱਲਾਂ ਪੁੱਛ ਜਿਹਾ ਹੈ...... 
ਮਹਿਕਮੌਂ' ਵਲੋ" ਲੱਗੀ ਡਿਉਟੀ ਕਾਰਨ ਕਾਗਜ਼ ਪੱਤਰ 
ਸੰਭਾਲੀ _ਇਕ` ਦਿਨ ਦ੍ਪੰਰਾਂ- ਵੇਲੋਂ ਪ੍ਰੇਮ ਲਾਲ ਛੋਟੀ 
ਬੈਠਕ ਅੰਦ੍ਰ, ਸੋਫੋ ਤੇ ਅੰਸ-ਲੌਟੋ ਸਿਰੀ ਰਾਮ ਕੋਲ ਆ 
ਧਮਕਿਆਂ ਸੀ-- 

-- ਨਮਸਤੇ, ਸਾਹ ਜੀ ! 

--ਆ ਕਾਕਾ ਜੀ ਓਏ, ਆ ਬੱਚੂ ਸੁੱਖ ਹੋਵੇ 
ਸਈ ਅੱਜ ਤਾਂ ਨਮਸਤੇ ਬਗਾਹਮੀ ਮਾਰੀ ਆ, ਮੋਰ ਪੱਤ 
ਨੇ, ਨਾਫੋ . । ਮੌਂਰੀ ਫਰਮੌਸ਼ ਪੂਰੀ ਹੋ ਗਈ.ਲਗਦੀ ਆ, 
ਸੱਖ ਨਾਂ...। 

--ਕਿਹੜੀ ਫਰਮ'ਇਸ਼...? 

--ਓਹੀ, ਮੜੀ ਮੋਮ ਦੀ...। 

--ਓਏ ਸ਼ਾਹਾ,ਅਧਾ ਤੂੰ ਕਬਰ 'ਚ ਲੱਥਾ ਹੋਇਐ', 
ਤੇਗ ਹਾਲ" ਰੱਜ ਈ। ਨਹੀ” ਹੋਇਆ, ਬੁੱਦਿਆ... ॥ 

--ਨਾਂ ਪੱਤਰ, ਬੰਦਾ ਤੇ ਬਕਰੀ ਕਦੇ ਨਈ 
ਰੱਜਦੇ, ਤੇ ਨਾ-ਈਂ ਘੋੜਾ ਕਦੀ ਬੁੱਢਾ ਹੁੰਦਾ ਆ। ਤੂੰ 
ਆਪ ਈ ਦੱਸ ਪਈ. ਸ਼ੌਰਾ ਕੂੁਛੇ ਬਿਗੜਿਆ ਅਜੇ, ਘੜੇ 
ਅਰਗਾ ਨੌ ਬਰ ਨੌ, ਨਾਂ ਫੌ.-.!ਜੇ ਨਈ" ਕੋਈ ਗੱਲ 
ਬਣਦੀ ਤਾਂ ਹਲ ਦੀ ਘੜੀ.ਅਪਣੇ ਨਾਲ ਪਟੋਲਾ ਜਿਹੀ 
`ਮਾਹਟਰਨੀ... ੮ 
2 


--ਅੱਛਾ, ਅੱਛਾ ਕਰਦੇ ਆਂ ਕੋਈ ਨਾ ਕੋਈ 
ਇੰਨਤਾਜਹਮ ਤੋਰ, ਓਨਾ ਚਿਰ ਆਹ ਜਨ-ਗਨਣਾ 
ਦੀਆਂ ਪਰਚੀਆਂ ਭਰਵਾ.ਦੇ । 

--ਉਹ ਕੀ ਹੁੰਦੀ ਆ,..£ 

-- ਮਰਦੱਮ ਸ਼੍ਮਾਰੀ । 

_--ਐਓਂ ਆਖ ਨਾ ਬੱਚੂ, ਮੈ",ਤਾਂ ਡਰੇ ਈ ਗਿਆ 
ਸੀ । ਮੈਂ ਜਾਤਾ ਕਿਤੇ ਬੋਹੀ ਖਾਤਾ ਈਂ ਨਾ ਖੋਲਣ ਪੈ 
ਜਏ, ਨਾ ਫੌ...। ਸੱਚ ਤੁਆਡਾ ਤਾਂ ਸੰਨਬੰਧ ਈ' ਨਈ 
ਓਸ ਮੈਹਕਮੋ' ਨਾਲ...ਬੜਾ ਨਾਜ਼ਕ ਟੇਮ ਆ, ਪੁੱਤਰਾਂ ' -. 
ਅਪਣ ਪਰਾਏ ਦੀ ਪਛਾਣੁ ਈ ਨਈ' ਰਈ, ਹ੍ਰੇਣ ਤ' ਬੈਦਾ 
ਬੈਦੇ ਨੂੰ ਖਾਂਦਾ ਕਲ੍ਹ ਜਰਗ ਆ ਨਿਰਾ ਈ ਕਲ੍ਹ ਜੁਗ... 

ਸਿਰੀ ਰਾਮ ਨੂੰ ਵਿਚਕਾਰ” ਟੋਕਦਿਆਂ ਪ੍ਰੇਮ ਨੇ 
ਅਪੂਖਿਆ=-ਪਹਿਲੋ ਖਾਨੇ ਅੰਦਰ ਭਰਨਾ ਏ, ਤ੍ਰਹਾਂਡਾ 
ਨਾਂ,...ਅਪਣਾ ਨਾਂ ਲਿਖਵਾਓ । 

--ਹੀ...ਈ.. ਹੀ ਹੀ, ਮਖੌਲਾਂ ਕਰਦੇ ਆ 
ਮਾਹਟਰ ਹੁਣੀ' ਨਾ ਫ਼ । ਠਾਂਰਾਂ-ਬੀਹ ਸਾਲ ਹੋ ਚੱਲ 
ਆ ਬਿਹਾਰ ਚਲਦਿਆਂ ਸਾਡਾ ਤੁਆਡਾ । ਤ੍ਰਹਾਡੌ ਬਿਆਹ 
ਦੀ ਬਰੀ ਲੈਣ ਗਿਆ ਸੀ ਮੈ ਬਾਪ ਤੁਆਡੇ ਨਾਲ 
ਅੰਬਰਸਰੋ” । ਥੌੜੋ ਜਿੰਨੇ ਟੌਗੋਕੱਟ ਦੇ ਪੀਸ ਮੈ' ਬੀ 
ਲਿਆ ਰੱਖੋ ਹੱਟੀ ਤੇ, ਬੱਸ ਫੋਰ ਤਾਂ` ਪੁੱਛੋ ਈ ਕੁਸ਼ ਨਾ, 
ਮਮੀਰੇ ਦੀ ਗੈਢੀ ਹੱਥ ਆ ਗਈ ਜੀਕਣ...ਕਿੰਨੂੰ ਭਾਗਾਂ 
ਆਲਾ ਸੀ ਬਾਪ ਤੇਰਾ, ਬੜਾ ਜੱਸ ਖੁੱਟਿਆ ਉਠੇ ਜੀਂਦੇ 
ਜੀਈ..... ਫਸਲਬਾੜ੍ੀ ਸਾਂਭਦਿਆਂ ਸਾਰ ਆ ਸਾਬ੍ਹ 
ਕਰਢਾ...ਐਹੋ ਜੋਹੇਂ ਬੰਦਿਆਂ ਆਸਰੇਈ ਡੌਗ _ਟਪਾਈ 
ਹੁੰਦੀ ਆ ਮਾਤੜ੍ਹਾ ਦੀ ਨਾ ਫੇ.. । ਕਿੱਥੋਂ ਉਹ ਡੱਬੀ 
ਜੋਰੀ ਹੱਟੀ, ਕਿੱਥੋ ਆਹ ਆਲੀਸ਼ਾਨ ਦੇ-ਹੱਟਾ, ਸਬਤੀ 
ਜਰਨਲ ਮਿਰਚੈ'ਟ...ਕਈਆਂ ਨੂੰ ਤਾਂ ਪੁੱਤਰ ਐਹੋ ਜਿਹੀ 
ਢੀਠ ਮਿੱਟੀ ਲੱਗੀ ਹੁੰਦੀ ਆ, ਨਾ ਮੂਲ ਮੋੜਦੋ ਆ ਨਾ 
ਬਿਆ 

ਉਸ ਦੀ ਲੜੀ ਟੁੱਟਣ ਤੋ ਪਹਿਲਾਂ ਹੀ ਪ੍ਰੋਮ ਲਾਲ 
ਨੇ ਪਹਿਲੋਂ” ਪ੍ਰ ਪਤ ਜਾਣਕਾਰੀ ਅਨੁਸਾਰ ਬਹੁਤ ਸਾਰੇ ਖ'ਨੇ 
ਆਪ ਹੀ ਭਰਨ ਪਿੱਛੋ ਪੁੱਛਿਆ ਸੀ--ਕਿੰਨੇ ਬੱਚੇ ਨੇ 
ਤ੍ਹ'ਡੇ ਕੁੱਲ...? 

--ਰੱਥ ਦੀ ਦਾਤ ਐ, ਪੁੱਤਰਾਂ.. ਆਪਾਂ ਕੇੜ੍ਹੋ 
ਦੁਨੀਆਂ ਤੋ ਬਾਅਰ੍ਰੇ ਆਂ । ਜੇੜ੍ਹੋ ਜੀਅ ਨੇ ਜਹਾਨ ਤੇ 
ਆਉਣਾ, ਉਨ੍ਹੰ ਹਰ ਹੀਲੇ ਆਓਣਾ ਏਈ ਆਓਣਾ ਨਾ 
ਫੋ.. । ਨਾਲੋਂ ਖ਼ਰਨ ਜੰਮਣ ਤਾਂ ਈਸ਼ਵਰ ਨੇ ਆਪਣੇਂ 
ਹੱਥ ਰੱਖਿਆ ਹੋਇਆ । ਜਿਨੂੰ ਵੀ ਉਹ ਧਰਤੀ ਤੇ ਭੇਜਦਾ 
ਉਦ੍ਰ ਪੁਗਲਭਦ.ਉਹਤੌ” ਪਹਿਲਾਂ ਈ ਐਥੇ ਪਹੁੰਚ ਜਾਂਦੀਂ 

ਆ... ਓਦਾਂ, ਗਿਆਰਾਂ ਜੀਅ ਆਏ ਮੌਰੇ ਘਰ--ਛੇ 
ਟੇ ਪੰਜ ਮੁੰਡੋਂ.. 1 


--ਬਹੁਤ ਹਿੰਮਤ ਮਾਰੀ ਤੁਸੀਂ, ਪਰ ਜੇ ਦਰਜਨ 
ਪੂਰੀ ਹੋਂ ਜਾਂਦੀ, ਤਾਂ ਮੁਰੱਬਾ ਮਿਲਣਾ ਸੀ, ਸਾਲਮ, ਵੱਡੀ 
ਰੱਛ ਦਾ... 

ਕੈ ਦੌਨਾਂ ਵਿਚਕਾਰ ਚਲਦੀ ਇਸ ਤਰ੍ਹਾਂ ਦੀ ਟਿਚੁਰ 
ਟਕੌਰ ਦੇ ਨਾਲ ਨਾਲ ਸਿਰੀ ਰਾਮ, ਟੱਬਰ ਦੇ ਸਾਰੇ ਜੀਆਂ 
ਦੇ ਨਾਂ, ਪੜ੍ਹਾਈ, ਵਿਆਹ-ਸ਼ਾਦੀਆਂ ਤੇ ਕੀਤਾ ਲੱਖਾਂ ਦਾ 
ਖਰਚ ਸ਼ਹਿਰੀ” ਤੇ ਦਰਜੇ ਪਿੰਡੀ ਚਲਦੀਆਂ ਦ੍ਕਾਨਾਂ, 
(ਹਾਲ ਸਿੰਘ ਦੀ 'ਕਿਰਪਾ' ਨਾਲ ਉਸਾਰੀਆਂ 
ਠੀਆਂ ਦਾ ਲੋੜ ਵੱਧ ਵੇਰਵਾ ਦਸਦਾ, 
ਦਾ ਹੋ ਗਿਆ ਸੀ, ਜੱਦ ਪ੍ਰੇਮ ਲਾਲ ਨੇ 
7 ਭਰਨ ਲਈ ਉਸ ਤੋਂ” ਪੁੱਛਿਆ ਸੀ-- 
ਕੂ ਤ੍ਹਾਡੀ ਮਾਤ-ਭਾਸ਼ਾ ਕਿਹੜੀ -ਐ ? ਭਾਵ 
ਤ੍ਹਾਂਡੇ ਪ੍ਰੀਵਾਰ ਦੇ ਜੀਆਂ ਦੀ ਬੋਲੀ । 

--ਲੈ ਖਾਂ, ਇਹ ਬੀ ਕੋਈ ਪੁੱਛਣ ਆਲੀ ਗੱਲ 
ਆ...ਸੰ ਸਿਰੀ ਰਾਮ, ਮੋਰਾ ਬਾਪ ਹੋਰੀ ਰਮ, ਦਾਵਾ 
ਕਾਂਸੀ ਰਾਮ. ਪੜਦਾਦਾ _ਮਯਿਆਂ ਰਾਮ, _ਲਕੜਦ਼ਾਦ/ 
ਕੌਨਿਆ ਰਾਮ, ਸੱਭ ਦੇ ਨਾਂ ਪਰਮ-ਕਰਮ, ਰੀਤੀ-ਰਵਾਜ. 
ਬਿਆਹ-ਸ਼ਾਦੀਆਂ, ਮਰਨੇ-ਪਰਨੇ ਸਭੋਈ' ਹਿੰਦ ਧਰਮ 
ਮੂਜਬ ਹੁੰਦੇ ਆਏ ਆ ਸਾਡੇ ਦੇਵੀ-ਦੇਵਤੇ, ਰਿਸ਼ੀ-ਮੁਨੀ, 
ਸੋਤ-ਮਾਤਮਾਂ ਸਾਰੇ ਹਿੰਦੂ ਈ ਸੀ ਤੇ ਹਿੰਦੀ ਈ ਬਲਦੇ 
ਸੀ. ਏਸ ਲਈ ਬੋਲ) ਤਾਂ ਸ'ਡੀ ਬੀ “ਹਿੰਦੀ ਈ ਬਣਦੀ 
ਆ... 

--ਨਹੀ' ਸ਼ਾਂਹ ਜੀ, ਮਾਤਾ-ਭਾਸ਼ ਤੋ ਮਤਲੱਥ 
ਮਾਂ ਦਾ ਢੁੱਧਪੀ'ਦਿਆਂ ਆਪ ਮ੍ਹ'ਰੋ ਮਿਲ) ਉਹ ਸਿਖਸ਼ਾ 
`ਜਿੱਜ ਰਾ਼` ਅਸੀ' ਆਪਣੀ ਗ੍ਰੱਲ ਦੂਜਿਆਂ ਨੂੰ ਸਮਝਾ- 
ਉੱ'ਦੇ ਹਾਂ...ਅਸੀ' ਬ੍ਰਾਹਮਣ ਆਂ. ਸਾਂਡੋ ਘਰ ਦਾ ਰੰਗ- 
ਢੰਗ, ਰਹਿਣੀ-ਬਹਿਣੀ ਹਿੰਦ੍ਰ ਮੱਤ ਅਨੁਸਾਰ ਚਲਦੀ ਔ, 
ਧਰੂ ਘੱਰ ਅੰਦਰ ਅਸੀ' ਸਾਰੇ ਪੰਮਾਬੀ ਬੋਲਦੇ ਆਂ, ਇਸ 
ਲਈ ਮੋਰੀ ਤੇ ਮੋਰੋ-ਪ੍ਰੀਵਾਰ ਦੀ ਬੋਲੀ ਪੰਜ'ਬੀ ਬਣਦੀ 
ਐ...1 

--ਤੂੰ ਜੋ ਮਰਜ਼ੀ ਬਣਾ ਆਪਣੀ ਬੋਲੀ, ਪਰ ਸਾਡੀ 
ਬੋਲੀ ਤਾਂ ਹਿੰਦੀ ਆਂ ਤੇ ਹਿੰਦੀ ਈ ਲਿਖ । 

--ਲਿਖਵਾਉਣ ਨਾਲ ਬੋਲ) ਬਦਲ ਤ' ਨਹੀ" 


--ਬੋਦਲੋਂ ਭਾਮੋ' ਨਾਂ.ਬਚਲ੍ਹੋ, ਅਸੀਂ ਤਾਂ ਓਦਾਂ 
ਈ ਕਰਾਂਗੇ, ਜਿੱਦਾਂ ਸਾਡਾ ਭਾਈ੍‌੍ਰਾ ਅਘ . । 

-=ਤੁਹਾਂਡੇ ਭਾਈਚਾਰੇ ਨੂੰ ਕਿਧਰੇ ਹੱਥ! ਨਾਲ 
ਦਿੱਤੀਆਂ, ਢੌਦਾਂ ਨਾਲ ਖੋਲੰਣੀਆਂ ਨ੍ਹਾ ਪੈਣ...! 

--ਨਈ' ਪੈੱਦੀਆਂ, ਸਾਨੂੰ ਸਭ ਪਤੇ ਆ. ਅਸੀ” 
ਕੋਈ ਨਿਆਂਣੇ ਨਈ, ਉਮਨਰ੍ਹਾਂ' ਗਾਲ੍ਹ ਦਿੱਤੀਆਂ ਬੰਢੋ 
ਚਾਰਦਿਆਂ...ਤ੍ਰ ਅਜੋ ਜੰਮ ਤਾਂ ਲੰ, ਪਹਿਲੋਂ“ ਈ ਮਤਾਂ 


ਜਾਂਦੀ ਜਿਵੇਂ ਮਾਂ... ੮ 


ਦੇਣ ਆ ਬੈਠ...ਕਲ੍ਹ ਦੀ ਭ੍ੂਤਨੀ ਤੇ ਸਿਵਿਆਂ ਦਾ 
ਅੱਧ...ਕੌਮ ਆਪਣ! ਮੁਕਾ ਤੇ ਉੱਠ ਕੈ ਤੁਰਦਾ ਬਣਾ...। 

--.ਐਪੰਣੇ ਗਲ੍ਹ ਆਪ ਬੱਧੀ ਗੌਲ ਗੰਢ, ਪੀਡੀ 
ਰ੍ਰੰਦੀ ਹੁੰਦੀ ਸ਼ਾਹ ਰਗ ਤੱਕ ਸਰਕਦੀ, ਜਦੋਂ“ ਉਸ ਨੂੰ 
ਅਪਣਾ ਸਾਹ ਘੁੱਟਦੀ ਜਾਪੀ ਤਾਂ, ਗੁੱਸੋ ਤੇ ਪਛਤਾਵੇ ਨਾਲ 
ਕੋਬਦਾ ਸੋਫੇ ਤੋ ਉੱਠ ਕੇ ਦਰਵਾਜ਼ੇ ਵਲ੍ਹ ਨੂੰ ਬਾਹਾਂ 
ਖਿਲਾਰੀ ਇਉਂ” ਵਧਿਆ, ਜਿਵੇ" ਬਾਹਰ ਨਿਕਲਦੇ ਪ੍ਰੇਮ 
ਨੂੰ ਅਗਲਵਾਂਡੀ ਰੌਕ ਕੈ, ਸਾਰਾ ਆਪਾ ਉਸ ਅੱਗੌ ਢੌਰੀ 
ਕਰ ਦੇਣਾ ਚਾਹੁੰਦਾ ਹੋਵੇ. ਖੈਰ ਕੁਝ ਹੀ ਪਲਾਂ ਅੰਦਰ 
ਉਸ ਨੂੰ ਇਕ ਤਲਖ ਸੱਚ-ਦਾ ਅਹਿਸਾਸ ਹੌ ਗਿਆ, ਕਿ 
ਪਿੰਡ ਦੇ'ਹਰ ਘਰ ਨੂੰ ਜਾਂਦੀ ਫ਼ੌਟੀ ਗਲੀ ਵਲ ਨੂੰ ਖੁਲ੍ਦਾ 
ਦਰਵਾਜ਼ਾ ਤਾਂ ਉਸ ਨੇ ਕਈਆਂ ਦਿਨਾਂ ਤੋ ਆਪ ਬੈਦ 
ਕੀਤਾ ਹੋਇਆ ਹੈ ਅਤੇ ਭਾਂ-ਭਾਂ ਕਰਦੀ ਬੋਨਕ ਅੰਦਰ ਉਹ 
ਜਾਂ ਉਸ ਦੇ ਉੱਚੇ-ਲੰਮ' ਘੜਕਦੇ ਸਾਹਾਂ ਤੋ" ਬਿਨਾ ਕੋਈ 
ਵੀ ਨਹੀ' ਹੈ । 

ਅੱਧ-ਸਿਆਲ ਦੀ ਰੁੱਤੇ ਵ) ਉਸ ਦੇ ਚੌੜੋਂ ਗੈਜੋਂ 
ਸੱਥੋ ਤੇ ਪਜੀਨੈ ਦੀਆਂ ਬੂੰਦਾਂ, ਉਸਦੇ ਕੰਨੀ ਪਈਆਂ ਸੱਨੇ 
ਦੀਆਂ ਮੁਰਕੀਆਂ ਵਾਂਗ ਚਮਕਣ ਲੱਗ ਪਈਆਂ । ਦਰਵਜੋ 
ਦੇ ਬੰਦ ਪੱਲਿਆਂ ਪਿਛਵਾੜੇ ਲਮਕਦੇ ਮੌਟੇਂ ਪਰਦੇ ਨੂੰ 


._ ਆਕਾਰਨ ਤਰੇੜਦਾ-ਮਰੋੜਦਾ, ਉਹ ਕਮਰੇ ਅੰਦਰਲੀਆਂ 


ਸਾਰੀਆਂ ਵਸਤਾਂ ਨੂੰ ਇਓ” ਤਾੜਦਾ ਰਿਹਾਂ, ਜਿਵੇਂ” ਕੋਈ 
ਵੱਡਾ ਗੁਨਾਹ ਕਰਕੇ ਉਹ ਵੰ) ਉਸ ਵਾਂਗ ਕੌਧਾਂ ਉਹਲੋਂ 
ਆ ਲੁਕੀਆਂ ਹੋਣ । ਨਿੱਕੀ ਮੋਟੀ ਹਰ ਸ਼ੈਅ ਤਾਂ ਤਿਲਕਦੀ 
ਉਸਦੀ ਨਿਗ਼ਾਹ ਕ੍ਰਝ ਪਲਾਂ ਪਿਛੋ ਮੁੜ ਦੀਵਾਨ ਤੋਂ 
ਕੁੱਥੀ ਪਈ ਓਸੇ ਅਖ਼ਬਾਰ ਤੇ ਟਿੱਕੀ? ਜਿਸ ਦੀ ਇਕੋਂ 
ਇਕ ਸੁਰਖੀ ਨੋ ਉਸ ਨੂੰ. ਸਵੇਰ ਤੋਂ` ਸੂਲੀ ਟੰਗਿਆ 
ਹੋਇਆਂ ਸੀ-- 

--'ਆਸ਼ਿਰ ਕਿਹੜੀ ਪਰਲੌ ਆ ਗਈ ਐਂ ਇਕ 
ਪ੍ਰੌਮ ਦੇ ਨਾ ਰਹਿਣ ਨਾਲ'. ਉਸ ਨੇ ਚਿੱਤ ਕਰੋੜਾ ਕਰਕੋ 
ਅਪਣੇ ਅਪ ਨਾਲ ਸੰਬਾਦ ਕਰਨ ਲਈ ਕਰ ਝ ਸ਼ਬਦ 
ਆਥੇ । 

--'ਹੌਰ ਹੈ ਵੀ ਕੌਣ ਸੀ ਤੇਰਾ ਸਾਰੋ ਪਿੰਡ ਅੰਦਰ' 
ਅੰਦਰੋਂ" ਕਿਸੋਂ ਨੇ ਉੱਤਰ ਦਿੱਤਾਂ 1 

--ਲੰ ਮੋਰਾ ਉਹ ਕਿਹੜਾ ਢਿਡ" ਕੱਢਿਆ ਹੋਇਆ 
ਸੀ, ਐਹੋ ਜਿਹੇ ਸੈੜੇ ਮਿਲ ਜਾਂਦੇ ਆ, ਬੱਸ _ਉਧਾਰ- 
ਸੁਧਾਰ ਲਈ'ਹੱਥ ਢਿੱਲਾ ਹੋਣਾ ਚਾਹੀਦਾ 'ਜ਼ਰਾ-ਮਾਸਾ', 
ਉਸ ਨੇ ਫਿਰ ਤੜੀ ਦਿੱਤੀ । 

<-'ਓਹੋ ਜਿਹੇ ਸੱਭ ਅਲਾਟੀਆਂ ਹੱਥੀ ਚੜ੍ਹੋ ਫਿਰਦੇ 
ਆ, ਜਿੱਥੋਂ ਕਿਸੇ ਨੂੰ ਦਾਰ੍-ਸਿੱਕਾ ਮਿਲਦਾ, ਅਗਲਾ 
ਓਥੇ ਈ ਪ੍ਰਛ. ਹਿਲਾਉ'ਦੀ । ..ਤ੍ਰੰ ਤਾਂ ਮੋਈ ਮੱਖੀ ਨਈ" 
ਛੱਡਦਾ ਹਥੋਂ' ।...ਇਹ ਪ੍ਰੇਮ ਹੀ ਸੀ ਜਿਹੜਾ ਬਿਨਾਂ ਕਿਸੋ 

19 


ਲਾਲਚ" ਤੇਰੋ ਲਾਗੋ-ਚਾਗੇ ਰਹਿੰਦਾ ਸੀ,' ਅੰਦਰੋ ਆਇਆ 
ਉੱਤਰ ਫਿਰ ਸੱਚ ਵਰਗਾ ਕੌੜਾ ਸੀ । 

-ਮੋਰਾ ਉਹ-ਕੀ ਸੁਆਰਦਾ'ਸੀਂ _ਸਾਰੀ ਉਮਰ 
ਐਹਨਾਂ 'ਚ੍ਹੜੋ-ਚਮਾਰਾਂ ਖ਼ਾਤਰ ਝ੍ਰੀ ਤੁਰਦਾ-|ਫਰਦਾ ਰਿਹਾ, 
ਜਾਂ ਕਿਧਰੋਂ 'ਲਾਣੀਆਂ ਪਿੱਛੇ ਰਗੜੇ ਖਾਂਦਾ ਰਿਹਾ ਹਊ .. 

--ਫੌਰ ਉਦ੍ਹੀ ਖ਼ਾਤਰ ਭੌਜੇਂ ਕਿਉ" ਲੱਥਾ 
ਫਿਰਦੈ'...? 

--ਕੌਣ ਕਹਿੰਦਾ...ਸਰਾਂ-ਸਰ ਝੂਠ; ਮੋਰੀ ਜਾਣੇ 
ਜੁੱਤੀ; ਉਹ ੫ਏ ਢੱਠੇ ਖੂਹ 'ਚ _ਸਗੋ' ਚੰਗਾ ਹੋਇਆ 
ਗੌਦ ਨਿਕਲਿਆ ਵਿਚ', ਫੌਜ਼ ਕੋਈ ਨ' ਕੋਈ ਪੁੱਠੀ-ਸਿੱਧ 
ਖ਼ਬਰ ਲਿਆ ਸਣਾਉਂ'ਦਾ ਸੀ--ਅਥੋ, ਲੋਕਾਂ ਨੇ ਕੱਠੇ 
ਹੋ ਕੇ ਆਹ ਕਰ 'ਇਤਾ, ਓਹ ਕਰ 'ਇਤਾ, ... ਇਨ੍ਹਾਂ 
ਪੁੱਠੇ ਸਿਰਾਂ ਆਲਿਆਂ ਦਾ 'ਲਾਜ ਈ ਗੌਲੀ ਐ, ਜਿਹੜੇ 
ਮਾਤ੍ਰੜਾਂ ਨੂੰ ਰੇਟੀ ਖਾਦਿਆਂ -ਨਈ' ਦੇਖ ਸਕਦੈ... ਚੰਗਾ 
ਦੀ ਹੋਇਆ, ਬਹੁਤ ਦਈ ਖ਼ਰਾ ਹੋਇਆ.. । 

--'ਖ਼ਰਾਂ ਹੋਇਆ ਜਾਂ ਮਾੜਾ, ਤੂੰ ਅਪਣੀ ਸੁੱਧ 
ਸੰਗ...', ਅੰਦਰੋਂ" ਫਿਰ ਕਿਸ ਨੇ ਚੂੰਡੀ ਵੱਢੀ । 

--ਲੀ, ਮੋਰਾ ਉਨ੍ਹਾਂ ਦਾ ਕਾਹਦਾ ਵੈਰ _ਉਹ ਗੁਰ੍ਹ 
ਮ੍ਰਾਰਾਜ ਦੇ ਸੋਵ, ਮੈ'. ਮੈ ਉਨ੍ਹਾਂ ਦੀ ਲਾਡਲੀ ਫੌਜ 
ਦੇ ਖਾਨਦਾਨ 'ਚੋਂ' ...ਹੋਰ ਇਸ ਤੋ ਵੱਡੀ ਸਾਂਝ ਕੀ ਹੋ 
ਸਕਦੀ ਐਂ . ਕੀ ਹੋਇਆ ਜੋ ਉਨ੍ਹਾਂ ਕੋਲ ਮੋਰੋ ਨਾਲੋ 
ਚਾਰ ਸਿਆੜ ਵਾਧੂ ਐ, ਪਰ ਆਪਾਂ ਸਰੋਈ ਨੱਪ ਕੇ 
ਰਖਿਓ ਆ; ਨੱਕ ਨਾਲ ਲਕੀਰਾਂ ਕੱਢਦੇ ਆ . ਇਹ ਤਾਂ 
ਐਸ ਛੌਕਰੇ ਜਿਹੋ ਨੇ ਸਾਡੇ ਵਿਚਕਾਰ ਤੇਰ-ਮੋਰ ਪਾਈ)... 
ਚੌਗਾ ਹੋਇਆ ਲਾਂਭੇਂ ਕੀਤ' ਸੂ ਰਾਹ 'ਚੋ` ਕਦੀ ਉਹ 
ਵਿਹਲੜ ਆਖਦਾ ਸੀ ਕਦੀ ਲੁਟੇਰੇ; ਕਦੀ ਉਹਨੂੰ ਸਾਡੀ 
ਬੋਲੀ ਚੱਕ ਮਾਰਦੀ ਸੀ ਕਦੀ ਵਿਆਜ -ਦੇਣ ਆਲਾ 
ਕੋਈ, ਲੈਣ ਆਲਾ ਕੋਈ ਉਹ ਵਿਚ ਖ਼ਾਹਂਸੂਖ਼ਾਹ .. 
ਅਥੋ--ਸ਼ੂਏ ਮੈੱਹ ਕੱਟੇ ਦੀ । 

ਇੱਕ-ਦਿਕ ਦਰਵਾਜ਼ੋ ਵਲੋ ਹਟ ਕੇ ਉਸ ਨੇ 
ਦੀਵਾਨ ਤੇ ਪਈ ਅਖਬਾਰ ਚੁੱਕੀ ਤੇ ਉਸਦੀਆਂ ਤੌਹਾਂ 
ਖੌਲ੍ਹ ਕੇ ਮੂੰਹਦੜੰ-ਮੂੰਹ ਪਏ ਪ੍ਰੌਮ ਨੂੰ ਇਕ ਵਾਤ ਫਿਰ 
ਡਾੜਵੀਆੰਂ ਨਜ਼ਰਾਂ ਨਾਲ ਨਿਹ ਰਿਆਂ / ਉਸ ਦਾ ਜੀਅ 
ਕੀਤਾ ਕਿ ਪ੍ਰੰਮ ਸਮੋਤ ਸਾਰੀਆਂ ਤਸਵੀਰਾਂ ਨੂੰ ਪੂਰਜਾ- 
ਪੁਰਜਾ ਕਤਕੇ ਫਰਸ਼ ਤੇ ਵਗਾਹ ਮਾਰੇ ਅਤੇ ਪਾਟੇ ਖਿਲਰੋ 
ਵਰਕਿਆਂ ਨੂੰ ਭਾਰੇ ਪੌਰਾਂ ਹੇਠ ਲਿਤਾੜਦਾ ਕਮਰਿਓ' 
ਬਾਹਰ ਚਲਾ ਜਾਵੇ । ਉਸਦੀ ਛਾਤੀ ਅੰਦਰੋ" ਉੱਠਿਆ 
ਜੋਵਾਰਭਾਟਾ ਹਾਲੀ' ਉਸ ਦੇ ਹੱਥਾਂ ਪੈਰਾਂ ਦੇ ਕੰਢਿਆਂ 
ਤੱਕ ਨਹੀਂ” ਸੀ ਪ੍ਹ੍ੋਚਿਆ ਕਿ ਪ੍ਰੰਮ ਢਾ ਮਿੱਟੀ ਹੋਇਆ 
ਖੱਬਾ ਹੱਥ ਸਹਿਜੇ ਸਹਿਜੇ ਸਿਰੋਂ ਵਲ੍ਹੇ ਨੂੰ ਸਰਕਦਾ ਉਸਨੂੰ 
ਪ੍ਪੜੀ ਲਾਗੇ ਹੋਏ ਜ਼ਖਮ ਤੱਕ ਅਪੜਦਾਂ ਜਾਪਿਆ ਜਿਹੜਾ 
ਗ੍ਝ ਚਿਰ ਪਹਿਲਾਂ ਅਲਾਟੀਆਂ ਵਿਹੜਿਓ” ਲੰਘਦਿਆਂ 
20 


ਲੱਗੀ ਪ੍ਰਣੀ ਨਾਲ ਹੋਇਆ ਸੀ 1 

..-ਬੀਬੇ-ਮਿੱਠੇ ਸੁਭਾ ਦਾ ਪ੍ਰੋਮ ਲ'ਲ, ਪਿੰਤਡੋ" 
ਲਹਿੰਦੀ ਬਾਹੀ ਪ੍ਰਰਾਣੋ ਗੁਰਦਵਾਰੇ ਲੰਗੇ ਬਣਦੀ-ਕ: 
ਸਖੀ ਰਾਮ ਦੀ ਹਵੈਲੀਓ ਕ੍ਰਵੋਲੋਂ ਘਰ ਮੁੜਦਾ ਅਲਾਟੀਆਂ 
ਦੀ ਪਤੀ ਰਾਹੀ” ਸਿੱਧਾ ਲੰਘ ਆਇਆ । ਵੱਡੇ ਰਾਹ ਤੇ 
ਚੜ੍ਹਦਿਆਂ ਬਣਦੇ ਚੁਰਾਹੇ ਵਿਚਕਾਰ ਗੱਲਾਂ ਟੂਕਦੀ 
ਮੁਢੀਰ ਨਾਲ ਪਤਾ ਨਹੀ' ਉਹ ਕਿਓ” ਤੇ ਕਿਵੇ ਉਲਝ 
ਗਿਆ, ਕਿ ਅਗਲਿਆਂ ਬਿਨਾਂ ਪੁੱਛੋ ਧੌਲ-ਧੱਪਾ ਕਰਦਿਆਂ 
ਉਸ ਨੂੰ ਅੱਧ ਮੋਇਆ ਕਰ ਮਾਰਿਆ । ਕਿਸੇ ਨੇ ਉਸ ਨੂੰ 
ਰੂਸੀ-ਚੀਨੀ ਏ'ਜਟ ਆਖਦਿਆਂ ਧੂਹ ਕੇ ਟੌਰਾਂ ਹੇਠ ਦੇਣ' 
ਦੀ ਧਮਕੀ ਦਿੱਤੀ; ਕਿਸੋਂ ਨੂੰ ਉਸ ਦੀ ਮਹਾਜਨਾਂ ਨਾਲ 
ਪੁੱਗਦੀ ਸਾਂਝ ਦੀ ਰੜਕ ਸੀ; ਕੇਈ ਉਸ ੜੋ' ਦਿਹਾੜੀ- 
ਦਾਰਾਂ ਨੂੰ ਭ੍ੂਹੇ-ਚਾੜ੍ਹਨ ਦੀ ਕਿਰੜ ਕੱਢਦਾ ਰਿਹਾ, ਕੋਈ 
ਉਹਦੇ ਵਰਗੇ ਸਾਰੋਂ ਮਾਸਟਰਾਂ ਨੂੰ ਗਧੋ-ਲੰਡਰ, ਕਮਚੌਰ, 
ਹਰਾਮੀ ਤੇ 'ਸਾਲੇ-ਮੋਰੇ' ਬਣਾਉ'ਦਾ ਰਿਹਾ । ਕਸ਼ੂਤੋ ਥਾਂ 
ਫਸਿਆ ਪ੍ਰੇਮ ਉਸ ਵੇਲੇ ਲੱਗੇ ਸਾਰੇ ਜ਼ਖ਼ਮ ਅਪਣੇ ਅੰਦਰ 
ਬਾਹਰ ਸਸੌਟੀ ਕਿਸ ਨਾ ਕਿਸ ਤਰਾਂ ਘਰ ਪਹੁੰਚ ਹੀ 
ਗਿਆਂ ਸੀ ਪਰ ਅਗਲੇ ਹੀ ਦਿਨ ਸਕੂਲ” ਪਰਤਦਾ ਓਹ 

- ਛੱਡਿਆ ਕੇ ਸੀ ਰਾਮ ਦੇ ਗਲ੍ਹ ਆ ਲੱਗਿਆਂ । 

--'ਚੰਗਾ ਈ ਹੋਇਆ, ਇਦ੍ਹੇ ਨਾਲ ਏਨੀ ਕੁ 
ਹੋਣੀ ਈ ਚਾਹੀਦੀ ਸੀ. ਪਰ ਸਿਰੀ ਰਾਮ ਦੇ ਮਹ ਨਿਕਲੇ 
ਬੋਲ ਆਖ ਰਹੋ ਸਨ--'ਬੱਚੂ, ਤੂੰ ਕਾਹਨੂੰ ਲੰਘਣਾ ਸੀ 
ਕੱਲ ਨੇ ਓਧਰ ਵੰਨੀਓ', ਨ੍ਰੇਰ ਪਏ ਨਾ ਫੋ...1 

ਪ੍ਰੌਮ ਨੂੰ ਲੱਗਾ ਕਿ ਸਿਰੀ ਰਾਮ ਦਾ ਬੋਲਿਆ ਓਪਰਾ 
ਜਿਹਾ ਵਾਕ, ਉਸਦੇ ਪਹਿਲੇ ਜ਼ਖ਼ਮਾਂ ਤੋਂ ਜਿਵੇ ਇਕ ਹੋਰ 
ਡੰਡਾ ਮਾਰ ਗਿਆ ਹੋਵੇ ("ਹਮਦਰਦੀ ਦੀ ਪੀੜ ਨਾਲ 
ਵਿਆਕਲ ਹੋਇਆ, ਉਹ ਕਿੰਨਾਂ ਹੰ ਚਿਰ ਸਿਰੀ ਰਾਮ ਦੇ 
ਕਣਕਵੈਨੇ ਚਿਹਰੇ ਵਲ ਦੇਖਦਾ ਰਿਹਾ ਸੀ ! ਉਸਦੀਆਂ 
ਅੱਖਾਂ ਨਾਲ ਅੱਖਾਂ ਮਿਲਾਉਣ ਤੋਂ ਕੰਨੀ ਕਿਤਰਾਉ'ਦੇ 
ਜਿਰੀ ਰਾਮ ਨੇ ਗੱਲ ਆਲੇ ਟਾਲ ਪਾਉਣ ਲੋਈ ਸਾਰੀਆਂ 
ਛੁਛਕ੍ਰੰਦਰਾਂ ਛੱਡੀਆਂ, ਪਰ ਉੱਸ ਨੂੰ ਧੁਰ ਅੰਦਰ ਤੱਕ 
ਤਾੜਦਿਆਂ ਪ੍ਰੌਮ ਪਲ ਭਰ ਲਈ ਵੀ ਨਹੀ" ਸੀ ਮੁਸਕਰਾ 
ਸਕਿਆ । ਉਸ ਨੂੰ ਸੁਨਵੱਟਾ ਹੋਇਆ ਦੇਖ ਜਿਉਂ ਜਿਓ” 
.ਸਿਰੀ ਰਾਮ ਉਸ ਨਾਲ ਪਹਿਲੇ" ਚਲਦੇ ਹਾਸੋ-ਮਖੌਲ ਦਾ 

ਹੱਦ-ਬੰਨਾਂ ਟੱਪੀ ਗਿਆ, ਤਿਓ” ਤਿਓ” ਪ੍ਰੇਮ ਦੀ ਛਾਤੀ 
ਅੰਦਰ ਭਰੰਦਾ ਰੌਹ. ਹੌਰ ਤੋਂ” ਹੋਰ ਤ੍ਰੜ ਹੁੰਦਾ ਗਿਆ । ਤੇ 
ਜਦ ਸਿਰੀ ਰਾਮ ਨੇ ਡੈੱਬੀ-ਬਦ ਮੇਂਮ ਤੋਂ ਪਟੌਲੋਂ ਜਿਹੀ 
ਮਾਸਟਰਨੀ ਤ੍ਰਂ ਅਗਾਂਹ ਵਧ ਕੇ, ਉਸਦੀ ਸਾਂਝ ਵਾਲੋਂ 
_ਆਂਦਿ ਧਰਮੀ ਘਰੀ ਆਇਆਂ ਚੀਰ-ਵਹੂਟੀਆਂ ਨਾਲ਼ 

ਹਿੱਸਾ-ਪੜੀ' ਪਾਉਣ ਲਈ ਲਾਲ੍ਹਾਂ ਸੁੱਟੀਆਂ, ਤਾਂ ਪ੍ਰੇਮ 
ਦਾਂ ਮਸਾਂ ਡੱਕ ਕੇ ਰੱਖਿਆ ਗੁੱਸਾ, ਇਕ ਵਾਰਗੀ ਭਾਂਬੜ 


ਬਣ ਕੇ ਮਚ ਉੱਠਿਆ ਸੀ--'ਬਕਬਾਸ ਬੈਦ ਕਰ ਨਈ 
-' ਪਰ ਉੱਸ ਦੇ ਸਿਰ ਤੇ ਲੱਗੀਆਂ ਸੱਟਾਂ ਦੀ ਕਲੇਜਾ 
ਚੀਰਵੀ' ਪੀੜ ਉਸਦੀ ਬਾਕੀ) ਬੰਚਦੀ ਗੱਲ ਟੁੱਕਣ ਲਈ 
ਪੜਾ ਨਹੀ! ਕਿਧਰੋਂ ਵਾਵਰੋਲੇ ਵਾਂਗ ਉਸ ਉਤੇ ਆਂ ਚੜ੍ਹੀ 
ਸੀ । ਭੁਆਂਟਣੀ ਜਿਹੀ ਖਾ ਕੇ ਡਿਗਦਾ ਡਿਗਦਾ ਉਹ 
ਸਦੀਕਲ ਦਾ ਆਸਰ' ਲੈ ਕੇ ਮਸਾਂ ਸੋਭਲਿਆ ਸੀ । 
ਪਲ ਭਰ ਅਡੌਲ 'ਖ੍ੜਾ ਰਹਿਣ ਪਿਛੋਂ, ਘਰ , ਵਲ੍ਹ ਨੂੰ 
ਤਰਨ ਲੱਗਿਆਂ ਉਸ ਦਾ ਖੱਬਾ ਹੱਥ ਸਹਿਜ ਨਾਲ 
ਸਰਖਦਾ ਪੁਪੜੀ ਲਾਗੇ ਹੋਏ ਜ਼ਖ਼ਮ ਤੇ ਬੰਨੀ ਪੁੱਟੀ ਤੇ 
ਜਾ ਟਿੱਕਿਆ ਸੀ । 
ਸਿਰੀ ਰਾਮ ਨੂੰ ਪ੍ਰੌਮ ਵਲੋ" ਮਿਲਿਆ ਪਹਿਲਾ: 
ਤਲਖ਼ ਉੱਤਰ, ਉਸਦਾ ਅੰਦਰ-ਬਾਹਰ ਪੰਛਦਾਂ ਚਲਾ 
ਗਿਆ । ਵੌਲਾ ਟਾਲਣ ਲਈ ਤਾਂ ਖਸਿਆਣਾ ਜਿਹਾ 
ਹੱਸ ਕੇ, ਉਸ ਨੇ ਹਈ ਵਾਪਰੀ ਸਾਰੀ ਗੱਲ ਆਈ ਗਈ 
ਕਰ ਛੱਤੀ ਸੀ । ਮਰ ਅੰਦਰੋ ਅੰਦਰ ਰਿਝਵੀ ਘਿਰਣਾ 
ਹੌਲੀ-ਹੌਲੀ ਪ੍ਰੋਮ ਦੇ ਵਜੂਦ ਸਮੌਤ ਸਾਰ' ਮੌਹ ਸਾਰੀ ਸਾਂਝ 
ਇਕਵਾਂਰਗੀ ਨਿਘਲ ਜਾਣ ਲਈ ਤਰਲੋ-ਮੁੱਛੀ ਹੁੰਦੀ 
ਰਹੀ । 

--ਨੌਫ਼ਰਤ ਤੇ ਗੁੱਸੇ ਦੇ ਹੜ ਅੰਦਰ ਗੁੜ੍ਹਦੇ ਸਿਰੀ 
ਰਾਮ ਨੇ ਦੇਵ'ੱਲਿਓ' ਖਿੱਚ)-ਅਖ਼ਬਾਰ ਇਕੋਂ ਝੱਟਕੇ ਨਾਲ 
ਸਿੱਧੀ ਚੀਰ ਮਾਰੀ । ਮੁੱਖ ਪੰਠੇ ਤੇ ਛਪੀਆਂ ਕਈ ਸਾਰੀਆਂ 
ਲੌਥ', ਦੋ ਟੁੱਕ ਹੋਂ ਕੇ ਉਸ ੩- ਦੌਨਾਂ ਹੱਥਾਂ ਅੰਦਰ ਲਟਕ 
ਗਈਆਂ । ਪ੍ਰਸੰਨ-ਚਿੱਤ ਹੁੰਦਾ, ਉਹ ਕਰ ਝ 'ਚਿਰ ਲਈ 
ਧੜਾਂ ਤੋ ਅਲੱਗ ਕੀਤੇ ਕੌਪਛਾਣ ਚਿਹਰਿਆਂ ਨੂੰ ਉਪਰ 
ਨਜ਼ਰੋ ਦੇਖਦਾ ਰਿਹਾ, ਜਿਨ੍ਹਾਂ ਦੀ ਨੁਹਾਰ ਉਸ ਨੂੰ ; ਇਕਦੱਮ 
ਪ੍ੌਮ ਦੇ ਚਿਹਰੇ ਨਾਲ ਰਲਦੀ-ਮਿਲਦੀ ਜਾਪੀ, ਪਰ ਪ੍ਰਸ 
ਦੀਆ ਮੱਦ ਹੋਈਆਂ ਅੱਖਾਂ ਤੇ ਨਜ਼ਰ ਪ੍ਰ ਦਿਆਂ ਸਾਰ, 
ਉਸ ਦੀ ਮਜਬੂਤ ਪਕੜ ਅੰਦਰੌਲ! ਹਿਲਜੁਲ 'ਕਾਰਨ, 
ਇਕ ਵਾਰ ਫਿਰ ਢਿੱਲੀ ਪੈ ਗਈ । ਉੱਸ ਨੂੰ ਜਾਪਿਆ ਕਿ 
ਪ੍ਰੋਮ ਦੇ ਬੇਜਾਨ ਚੌੜੇ ਮੱਥੋ- ਤੇ ਖਿਲਰੀ ਆਪ-ਮੁਹਾਰੀ 
ਅਪਣਤ, ਜਿਵੇ ਸ਼ਰਾਰਤ ਨਾਲ ਉਸ ਨੂੰ ਆਖ ਰਹੀ 
ਹੋਫ਼ੋ--ਆ ਜਾਉ . ਆ ਜਾਉ, ਛੱਡੀ ਪ੍ਹੁੰਚ ਜਾਊ ` 
ਤੇਰੀ ਡੱਬੀ ਬੈਦ ਮੌਮ . ਓਨਾ ਜ਼ਿਰ ਤੂੰ ਐਸੋ-ਈ ਲ੍ਰਾਲੀ' 


ਕਹਾਣੀ 

ਰਸੋਈ ਵਿਚ ਭਾਂਡੇ ਧੇ'ਦੀ ਨਿਰਮਲਾ ਸੋਚ ਰਹੀ 
ਸੀ ਕਿ ਅਜੇ ਉਸਨੇ ਬਹੁਤ ਸਾਗ ਕੱਪੜੇ ਧੌਣੇ ਹਨ । ਦੋਂ 
ਜੌੜ੍‌ ਕੱਪੁੜੇ ਤਾਂ ਗਰੰਤਾਂ ਦੇ ਪਾਪਾ ਜੀ _ਦੇ ਹੀ ਹਨ, ਉਸ 
ਦੀਆਂ ਆਪਣੀਆਂ ਧੌਤੀਆਂ ਵੀ ਮੈਲੀਆਂ 'ਹਨ, ਬੱਚਿਆਂ 
ਦੇ ਕੱਪੜੇ ਹਨ ਅਤੇ ਫਿਰ ਅੱਜ ਸਵੇਰੇ ਛੋਟੀ ਬਿੱਟੀ ਨੇ 
ਬਿਸਤਰ ਵਿਚ ਹੀ ਪਾਖਾਨਾ ਕਰ ਦਿੱਤਾ ਸੀ: ਸਾਰੋ` ਹੀ 


ਸੰ, 


੭” 


ਬੀਜ ਤੇ ਮਿੱਟੀ 


ਨਾਲ ਗੁਜ਼ਾਰਾ ਕਰੀ ਚਲ..., ਪਰੰਤੂ ਉਸਦੀ ਛਾਤੀ 
ਅੰਦੇਰੋ" ਵੱਗਿੰਆ ਧਰਤੀ ਰੰਗਦਾ ਲਹੂ, ਘੂਰ-ਘੂਰ ਕੋ 
ਸਿਰੀ ਰਾਮ ਨੂੰ ਨਿਹਾਰੰਦਾ, ਉੱਚੀ ਉੱਚ! ਕੂਕ ਰਿਹਾ ਹੋਵੇ 
ਓਏ ਲਾਲਾ, ਇਸ ਸਭ ਤੇਰ) ਈ ਲ੍ਰੰਬੜਬਾਜ਼ੀ ਐ... 
ਅਪਣੀ ਦੁਕਾਨਦਾਰੀ ਖ਼ਾਤਰ ਤੂੰ ਪਿੰਡ ਦੇ ਸਾਰੋਂ ਲੋਕਾਂ ਨੂੰ 
ਗਧੀ-ਗੇੜ ਪਾਇਆ ਰੋਇਆ ...ਕਿਜੇ ਨੂੰ ਉਧਾਰ ਦੇ ਕੇ 
ਨਰੜਿਆਂ ਹੋਇਆ ਕਿਸੋਂ ਨੂੰ ਵਿਆਜ਼ ਨਾਲ...ਅਪਣਾ 
ਉੱਲ੍ਹ ਸਿੱਧਾਂ ਕਰਨ ਲਈ, ਕਿਸੇ ਹੱਥ ਲਾਠੀ ਫੜਾ ਰੱਖੀ 
ਐਂ ਕਿਸੇ ਹੱਥ ਗੋਲੀ...ਜਾਤ'-ਗੋਤਾਂ, ਮਜ਼ਬਾਂ, ਧਰਮਾਂ ਦੀ 
ਆੜ ਹੇਠ ਕਦੀ ਕਿਸੇ ਦੀ ਪ੍ਰਛੀ' ਹੱਥ ਲਾਉਦ਼ੈ, ਕਦੀ” 
ਫਿਸੌ ਦੀ...ਤੌਰਾ ਗੁਰੂ-ਪੀਰ, ਧਰਮ-ਈਮਾਨ ਸਿਰਫ਼ 
ਪੈਸਾ ਈ-ਐ ਪੈਸਾ, ਜਿਹਦੀ ਖ਼ਾਤਰ ਤੂੰ ਅਪਣੀ. ਅਜ਼ਮਤ- 
ਇੱਜ਼ਤ, ਧੀਆਂ ਪੁੱਤਰਾਂ ਦੇ ਸੌਦੇ ਕਰਨ ਤੋਂ` ਵੀ ਗੁਰੋਜ਼ 
ਨਹੀ` ਕਰਦਾ...ਅਪਣੇਂ ਸ਼ਟੀਕ ਤੈ' ਨਿਹੱਥੋਂ ਕਰਕੇ ਸਾਰੇ 
ਈ ਪਿੰਡੋ` ਭਜਾਂ ਤੇ ..ਤੇ ਅਹ ਜਿਹੜਾ ਅਲਾਟੀਆਂ ਨਾਲ 
ਚਲਦਾ ਇੱਟ-ਖੜਿਕਾ ਤੂ ਜਾਣ-ਬੁੱਝ ਕੇ ਲਮਕਾਈ 
ਤੁਰਿਆ ਆਉਨੋ', ਇਹ ਸਿਰਫ਼ ਮੌਰੇ ਵਰਗੇ 'ਮਾਸਟਰਾਂ' 
ਦਾ ਜੀਆਂ-ਘਾੜ ਕਰਨ ਲਈ ਅਡੰਮਬਰ ਰਚਿਆ ਹੋਇਆ 
ਹੋਰ ਕ੍ਰਝ ਨਹੀ'..,ਓਏ ਚੌਰਿਆ, ਤ੍ਰੈ ਅਪਣੀ ਛਾਤੀ ਤੇ 
ਹੱਥ ਰੱਖ ਕੇ ਦੱਸ ਖਾਂ, ਤੇਰਾ ਉਨ੍ਹਾਂ ਨਾਲ ਕੀ ਵੰਡਿਆ 
ਹੋਇਐ ? ਢੋਨੋਂ' ਧਿਰਾਂ ਤੁਸੀ" ਇਕੇ ਘੜੇ ਦੇ ਢੱਕਣ ਓਂ... 
ਤੁਹਾਡੀ ਗੱਲ-ਬਾਤ, ਮੋਲ-ਮਿਲਾਪ, ਰਹਿਣੀ-ਬਹਿਣੀ ਨਾ 
ਪਿੰਡ ਦੇ ਲੋਕਾਂ ਨਾਲ ਰਲਦੀ ਐਂ, ਨਾਂ ਇਸ ਦੀ ਮਿੱਟੀ 
ਨਾਂਲ ਮੌਲ ਖਾਂਦੀ, ਐ.. ਰੀ ਜਿੱਸ ਥਾਲੀ ਅੰਦਰ ਖਾਂਦੇ - 
ਓ ਉਸੇ ਅੰਦਰ ਹੀ ਹੱਗੇ... 

--ਇਓਂ' ਤੇ ਜਾਹ ਫੌਰ ਇਓ' ਰੀ ਸਹੀ,ਨ੍ਾ ਫੰ... 
ਦੂਜੇ, ਤੀਜੇ ਤੇ ਫਿਰ ਚੌਥੇ ਝਟਕੇ ਨਾਲ ਕਈ 'ਟ੍ਰੋਟੋ ਕਰਕੇ 
ਫਰ੍ਹਸ਼ ਤੇ ਸੁੱਟੀ ਅਥਬ'ਰ ਪੈਰਾਂ ਹੇਠ ਲਿਤਾੜੂਦੇ` ਸਿੰਰੀ ਰਾਮ 
ਨੇ ਮੋਢੇ ਤੇ' ਤ੍ਰਿਲਕੀ ਸ਼ਾਲ ਦੀਂ ਬੁੱਕਲ 'ਘੱਟ ਕੇ ਕਲੀ ਦੇ 
ਵ੍ਚਹਿਗਾਰਲੇ ਦਰਵਾਜ਼ੇ ਰਾਹੀ" ਲੰਘ.ਕੇ ਦੁਕਾਨ ਦਾ ਬ੍ਢ 
ਪਿਆਂ ਛੱਟਰ ਜਾ ਖੌਲ੍ਹਿਆ, ਅਤੇਂ' ਸ਼ਿਵਾਂ ਦੀ ਗੱਛੀਂ ਤੋ 
ਕਈਆਂ ਦਿਨਾਂ ਦਾ ਚੜ੍ਹਿ ਘੱਟਾ ਹੱਥ ਝਾੜ ਨਾਲ 
ਝਾੜ੍ਨ ਲੱਗ ਪਿਆ'੧ ੦ 


ਹਰੀ ਪ੍ਰਕਾਸ .ਸ਼ਰਖ਼ਾ 


ਧੌਣ੍ਹੇ ਹੈਨ ਅਤੇਂ ਉਸਦਾ ਸਰੀਰ ਹੈ (ਕਿ ਜ੍ਰੋੜ ਜੌੜ ਦੁੱਖ 
ਰਿਹਾ ਹੈ (ਨਾ ਜਾਣੇ ਪਿੰਛਲੋਂ ਕ੍ਝ ,ਸਾਲਾਂ .ਤੋ ਉਸਨੂੰ ਕੀ 
ਹੋਂ ਗਿਆ, ਕਮਰ ਹਮੌਸ਼ਾਂ ਦੁੱਖਦੀ ਰਹਿੰਦੀ ਹ੍ਰੈ; ਗ੍ਰੋਡਿਆਂ 
ਦਿਆਂ ਜੋੜਾਂ ਵਿਚ ਹਮੇਸ਼ਾ ਦਰਦ ਰਹਿਦਾ ਹੈ । _ਇਕ ਵਾਰ 
ਕਿਤੇ ਬੈਠ ਜਾਂਦੀ ਹੈ ਤਾਂ ਉਠਣਾ ਮੁਸ਼ਕਿਲ ਹੋ_ਜਾਂਦਾ ਹੈ 
'ਅਡੇ` ਇਹ-ਗ੍ਰਹਿਸਥੀ ਦਾ ਧੰਦਾ` ਹੈ'ਕਿ ਕਿਤੇ ਖਤਮ ਹੀ 

ਜਦ , ੯ ”'। ੨੬0 


ਹੌਣ ਵਿਚ ਨਹੀ” ਆਉਦਾ । ਕਿੰਨੀ ਵਾਰ ਕਿਹਾ ਹੈ ਕਿ 
ਉਸਨੂੰ ਕੋਂਈ ਦਵਾ-ਦਾਰੂ ਦਿਵਾ ਦਿਓ, ਪਰ ਕੌਣ ਸੁਣਦਾ 
ਹੈ ਉਸਦੀ । ਬੱਸ ਧੰਦਾ ਪਿੱਟੀ ਜਾਓਂ । ਇਸ ਨਾਲੋ" ਤਾਂ 
ਪ੍ਰਮਾਤਮਾ, ਮੌਤ ਆ ਜਾਏ ਤਾਂ ਪਿੱਛਾ ਛੁੱਟੋ । 

ਚਾਹ-ਦਾ ਪਿਆਲਾ-ਪਲੋਟ ਧੋ ਕੇ,ਉਠਣ ਦੋ ਆਲਸ 
ਵਿਚ, ਉਸਨੇ ਉੱਥੋਂ ਬੌਠੇਂ ਬੌਠੇਂ ਹੱਥ ਉੱਚਾ ਕਰਕੇ ਉਪਰ 
ਬਣੇ ਲੱਕੜੀ ਦੇ ਬਰੰਕਿਟ 'ਤੇ ਰੱਖਣਾ ਚਾਹਿਆ! । ਪਲੋਟ 
ਓਥੇ ਤੱਕ ਪਹੁੰਚ ਤਾਂ ਗਈ. ਪਰ ਰੱਖਦੇ ਰੱਖਦੋ ਹੀ ਨਾਂ 
ਜਾਣੇ ਕੀ ਹੋਇਆ ਕਿ ਪਿਆਲਾ ਤਿਲਕ ਕੇ ਥੱ ਲੋ ਆ 
ਡਿਗਿਆ ਅਤੇ ਜਦੋਂ” ਉਪਰ ਤੋ ਉਸ ਨੇ ਡਿੱਗਣਾ ਸੀ ਤਾਂ 
ਕੀ ਉਹ ਟੁੱਟਣ ਤੋਂ ਬਚ ਸਕਦਾ ਸੰ । ਡਿਗਦਿਆਂ ਹੀ 
ਚੀਨੀ ਛੇ ਉਸ ਮੋਟੇ ਪਿਆਲੇ ਦੇ ਤਿੰਨ ਟੁਕੜੇ ਹੋ ਗਏ 
ਅਤੇ ਨਿਰਮਲਾ ਦੋਂ ਮੂੰਹ੍‌ 'ਚੋਂ_ ਹਲਕੀ ਜਿਹੀ ਚੀਕ 
ਨਿਕਲ ਗਈ । 

ਪਪਿਆਲਾ ਕੋਈ ਖਾਸੇ ਮਹਿੰਗਾ ਨਹੀ” ਸੀ । ਸਾਲ 
ਭਰ ਪਹਿਲਾਂ ਇਕ ਫੋਰੀਵਾਲੇ ਤੋ ਉਸਨੇ ਕੁਝ ਆਨਿੰਆਂ 
ਦਾ ਖਰੀਦਿਆ ਸੀ । ਘਰ ਵਿਚ ਉਸ ਤਰ੍ਹਾਂ ਚਾਰ ਜੜੇ 
ਪਿਆਲੋ-ਪਲੋਟਾਂ ਦੇ ਹੋਰ ਭੀ ਸਨ, ਪਰ ਨਿਰਮਲਾ ਉਨ੍ਹਾਂ 
ਨੂੰ ਤਾਂ ਹੀ ਕੱਢਦੀ: ਹੈ ਜਦ ਕੌਈ ਪ੍ਰਾਹੁਣਾ ਆ ਜਾਵੇ ਅਤੇ 
ਫਿਰ ਬੜੇ ਬਚਾਅ ਨਾਲ ਧੋ ਪੂੰਝ ਕੇ ਉਥੇ ਹੀ ਜਾਲੀ ਦੀ 
ਅਲਮਾਰੀ ਵਿਚ ਰੱਖ ਦਿੰਦੀ ਹੈ । ਕਮਲ ਕਿਉ'ਕਿ ਗਲ 
ਵਿਚ ਚਾਹ ਨਹੀ' ਪੀਦਾ ਇਸ ਲਈ ਉਂਸਨੇ ਰੋਜ਼ਾਨਾ ਦੀ 
ਵਰ੍ਤੌ" ਲਈ ਇਹ ਇਕ ਸਸਤਾਂ ਜਿਹਾ ਪਿਆਲਾ ਖਰੀਦ 
ਲਿਆ ਸੀ । ਕੁਝ ਮਹੀਨੇ ਹੋਏ, ਇਕ ਵਾਰ ਗਾਂਤਾ ਦੋਂ 
ਹੱਥੋ' ਛੁੱਟ ਜਾਣ ਕਾਰਨ ਉਸ ਪਿਆਲੇ ਦਾ ਹੈ'ਡਲ ਟ੍ਰੱਟ 
ਗਿਆ ਸੀਂ ਅਤੇ ਨਿਰਮਲਾ ਨੂੰ ਯਾਦ ਹੈ ਇਸ ਦੋਸ਼ ਲਈ 
ਗੀਤਾਂ ਨੂੰ ਬਹੁੰਤ ਕ੍ਰੱਟਿਆ ਸੀ, ਪਰ ਕੇਵੱਲ ਹੈ'ਡਲ ਟੁੱਟ 
ਜਾਣ ਨਾਲ ਪਿਆਲੇ ਦੀ ਵਰਤੋਂ ਵਿਚ ਕੋਈ ਫਰਕ ਨਹੀਂ 
ਆਇਆ ਸੀ । ਕਮਲ ਨੂੰ ਰੋਜ਼ ਦੋਵੇ' ਵੇਲ ਓਜੋ ਪਿਆਲੇ 
ਵਿਚ ਚਾਹ ਪੀਣੀ ਪੈਦੀ । ਪਰ ਅੱਜ ਉਸ ਦੇ ਇਸ_ਤਰ੍ਹਾਂ 
ਫੱਟ ਜਾਣ ਨਾਲ ਨਿਰਮਲਾ ਨੂੰ ਬਹੁਤ ਦੁੱਖ ਹੋਇਆਂ । 
ਹ੍ਣ ਜਾਂ ਤਾਂ ਬਾਜ਼ਾਰ ਤੋਂ' ਉਸ ਦੀ ਥਾਂ ਨਵਾਂ ਪਿਆਲਾ 
ਲਿਆਂਦਾ ਜਾਏ, ਜਾਂ ਉਸ ਦੀ ਚਾਹ ਦੇ ਲਈ ਸਵੇਫੋ-ਸ਼ਾਮ 
ਅਲਮਾਰੀ ਵਿਝੋ' ਪਿਆਲਾ ਕੱਢਣਾ ਪਵੇਗਾ) 

ਕ੍ਝ ਡਿੱਗਣ ਅਤੇ ਟੁੱਟਣ ਦਾ ਖੜਕਾ ਸਣ .ਕੇ 
ਅੰਦਰ ਦੀ ਕੋਠੜੀ ਵਿਚੋ" ਗੀਤਾ”ਬਾਹਰ ਨਿਕਲੀ । ਉਸ਼ਦੇ 
ਹੱਥ ਵਿਚ ਕਲਮ ਸੀ, ਉੱਗ਼ਲੀਆਂ ਤੇ ਸਿਆਰੀ ਦਾ ਬੜ੩ 
ਵੱਡਾ ਦਾਗ਼-ਲੁੱਗਿਆ ਹੌਇਆ.ਸੀ । ₹ 6 

--ਕੀ ਟੁੱਟ ਗਿਆ ਸਾਂ ? “ ਦੂ 

--ਟੁੱਟ ਗਿਆਂ ਤੇਰਾ ਸਿੱਰ ! ਆਈ ਹੈਂ ਬੰਹ੍ੂਤਾਂ 
ਫ਼ਿਕਰ ਕਰਨੇ ਵਾਲੀ ! ਤੋਨੇ -ਕ੍ਝ-ਵਿਕੌਰ ਵੀ ਹੈ ਘਕਦੀਂ 
ਜਦ ਦੇਖੋ ਸਕ੍ਰਲ ਖੋਲ੍ਹੀ ਬੰਠੀ ਰਹਿੰਦੀ ਹੈ । 
22 


ਦਸ ਵਰ੍ਹਿਆਂ ਦੀ ਗੀਤਾ ਮਾਂ ਦੇ ਸੁਭਾ ਤੋਂ' ਜਾਣੂ 
ਸੀ । ਫੌਰ ਵੀ ਇਸ ਡਾਂਟ ਡਪਟ ਨੂੰ ਸੁਣਕੇ ਰਣਹਾਕੀ ਹੋ 
ਕੇ ਬੋਲੀ--'ਤੂਰੰ ਹੀ ਤਾਂ ਕਿਹਾ ਸੀ ਕਿ ਸਕੂਲ ਦਾ ਕੌਮ 
ਕਰ ਲੈ, ਭਾਂਡੌ ਮੈਂ' ਧੋ ਲਵਾਂਗੀ ।' 

--'ਨਹੀਂ' ਤਾਂ ਬੜਾ ਨਿਹਾਲ ਕਰ ਦਿੰਦੀ ਤ੍ਰੰ ! 
ਅਤੇ ਨਿਰ੍ਰਮਲਾ ਦੀ ਨਿਗ੍ਹਾ ਗੀਤਾ ਦੇ ਫਰਾਕ ਤੇ ੫ਏ 
ਸਿਆਹੀ ਦੇ ਦਾਗ਼ ਤੇ ਗਈ ਅਤੇ ਉਸਦਾ `ਗ੍ਰੱਸਾ ਇਕਦਮ 
ਹੀ ਉਬਲ ਪਿਆ--'ਇਹ ਫਰਾਕ ਤੇ ਸਿਆਹੀ ਕਿਥੋ” 
ਲਾਈ ਹੈ ?” 

ਗੀਤਾ ਸੁਣ ਕੇ ਬੁੰਨ ਹੋ ਗਈ । ਕੁਝ ਬੋਲਣਾ ਚਾਹ੍ਦੇ 
ਚੋਏ ਵੀ ਉਸਦੇ ਗਲ ਵਿਚੋਂ ਬੋਲ ਨਹੀ ਨਿਕਲਿਆ 1 

--'ਬੇਲਦੀ ਕਿਉ” ਨਹੀਂ' ? ਗੌਗੀ ਹੋ ਗਈ ? 
ਹਰਾਖ਼ਜ਼ਾਦ) ! ਕਿਉਂ” ਤੂੰ ਮੋਰੀ ਜਾਨ ਪਿੱਛੋ ਪਈ ਹੈ' ? 
ਜੋਮਦਿਆਂ ਹੀ ਮਰ ਕਿਉ” ਨਹ” ਗਈ । ਬੋਲ / ਨਵੀਂ 
ਫਰਾਕ ਦ। ਕਿਵੇ' ਨਾਸ ਕੀਤਾ ਹੈ । ਸਿਨਹੀ ਵੀ ਕਿਉ” 
ਡੋਲੀ ਹੈ ਮੁਫ਼ਤ ਆਈ ਹੈ. ਹੁਣ ਬਣਵਾਈ ਤ੍ਰੈ ਫ਼ਰਾਕ 
ਕਰਮਾਂ ਸੜ੍ਹਏ ! ਨਾਲੋ ਤੈਨੂੰ ਮੰਗਵਾ ਕੇ ਦਉ' ਸਿਆਹੀ ! 

ਗੀਤ ਦੀਅ! ਅੱਖਾਂ ਵਿਚ ਅੰਦਰ ਹੀ ਅੰਦਰ ਹੰਝੂ 
ਭਰ ਆਏ ਮਾਂ ਦਾ ਚੀਕ ਚਿਹਾੜਾ ਸੁਣ ਕੇ ਅੰਦਰੋ ਰੀਤਾ. 
ਵਿਜੇ ਅਤੇ ਸੀਤਾ ਵੀ ਦਰਾਂ ਤੇ ਆ ਖੜ੍ਹੋ ਹੋਏ ਅਤੇ ਸਹਿਮ 
ਸਹਿਮੀ ਨਜ਼ਰ ਨਾਲ ਗੀਤਾ ਵੱਲੀ' ਵੇਖਣ ਲੱਗੇ । ਅੰਦਗ 
ਕਮਰੇ ਵਿਚ 'ਸ਼ੁੱਤੀ ਹੋਈ _ਡੋਂਢ ਵਲ੍ਹਿਆਂ ਦੀ ਬਿੱਟੀ 
ਵੀ ਇਕ ਦਮ ਉਠ ਬੈਠੀ ਅਤੇ ਲੋੜੇ ਤੋੜੇ ਕਿਸੇ ਨੂੰ ਨਾਂ 
ਦੇਖ ਕੇ ਉਸਨੇ ਵੀ ਰੋਣਾ ਸ਼ੁਰੂ ਕਰ ਦਿਤਾ ।ਛੋਟੇ ਭੈਣ 
ਭਾਈਆਂ ਨੂੰ ਇਸ ਤਰ੍ਹਾਂ ਨੇੜੋ ਖੜ ਦੇਖ ਕੇ ਗੀਤਾ ਦੀਅਭ 
ਅੱਖਾਂ ਵਿਚ ਰੋਕੇ ਹੰਝੂ ਇਕ ਦ% ਧਾਰ ਬਣ ਕੇ ਵਚਿ ਤ੍ਰਕੋ 
ਅਤੋਂ ਸਿਰਫ ਝੁਕ ਕੇ ਉਹ ਪੈਗ ਦੇ ਅੰਗੂਠੇ ਨਾਲ-ਫਰਸ਼ 
ਦੇ ਉਖੜੇ ਹੋਏ ਸੀਮੋ'ਟ ਨੂੰ ਕਰੋਦਣ ਲੱਗੀ । 

--'ਲੱਗੀ ਐ ਰੌਣ ਹਰਾਮਜ਼ਾਦੀ ? ਕਿਵੇ' ਗੱਲ 


ਗੱਲ ਤੋਂ ਰੋਣਾ ਸੁਝਦੇ । ਬੋਲੇ'ਗੀ ਜਾਂ ਮਾਰਾਂ ਚਿਮਟਾ !” 


' ਦੇਨਾ ਸੁਣਦੇ ਹੀ ਗੀਤਾ ਫੁਟ ਫਟ ਰੋਣ ਲੱਗੀ ਅਤੇ 
ਹੰਝੂਆਂ ਭਰੀ ਆਵਾਜ 'ਚ ਬੋਲੀ--ਮੈ" ਥੋੜਾ ਡੁਲ੍ਹੀ ਹੈ 


` ਜਿਆਹੀ । ਵਿਜੋ ਨੇ ਡੌਲ੍ਹੀ ਹੈ ।' ਉੱਸਦੇ ਇਸ ਤਰ੍ਹਾਂ ਜ਼ੌਰ 


ਨਾਲ ਰੋ ਉਠਣ ਅਤੇ ਉਸਦੀ ਅਵਾਜ਼ ਦੀ ਤੇਜ਼ੀ ਨੇ 
ਨਿਰਮਲ `ੋਂ` ਕ੍ਰਾਧ ਦੀ ਅੱਗ ਤੋਂ ਘਿਉ ਦਾ ਕੌਮ ਕੀਤਾ 
ਅੰਤੇ ਹੱਥਲੌਂ ਭਾਂਡੇ -ਉਥੋ ਹੀ ਛੱਛੋ ਕੇ ਤੋਂਜ਼ੀਂ ਨਾਲ ਰਸੋਈ 
ਤੋਂ ਬਾਹਰ ਆਈ ਅਤੋਂ ਦੋਂ ਤਿੰਨ ਘਸੁੰਨ ਗੀਤਾ ਦੀ ਖਿੱਠ 
ਤੇ ਜ਼ੋਰ ਨਾਲ ਮਾਰੋ--ਠਹਿਰ ਰੋਡੀਏ ! ਤੈਨੂੰ ਮੈ” ਰੋਣਾ 
ਸਿਖਾਉਨੀ ਆੰ । ਤੂੰ ਬਹੁਤੀ ਰੋ ਕੇ ਡਰਾਉਣ ਲੱਗੀ ਐ'1” 
ਅਤੇ ਗ਼ੀਤਾਂ ,ਨੂੰ.ਉੱਥੇ ਹੀ ਛੱਡ ਕੌ ਉਹ ਵਿਜੇ ਵੱਲ ਲਪਕੀ 
ਜੋ ਦਰਵਾਜ਼ਾ ਫੜੀ ਖੜ੍ਹ ਸੀ । ਮਾਂ ਨੂੰ ਇਸ ਤਰ੍ਹਾਂ ਆਪਣੇਂ 


ਵੱਲ %ਉੱੰਦੋ;ਦੇਖ`ਵਿਜੇ ਪਹਿਲਾਂ” ਹੀ "ਜ਼ੌਰ'ਜ਼ੌਰ ਨਾਲ 
ਰੋਣ” ਲੱਗਾ ਅਤੇ ਮਿਲਣਵਾਂਲੇਂ ਇਨਾਮਾਂ'ਨੂੰ ਆਪਣੇ ਛੋਟੇ 
ਛੌਟੇ ਹੱਥ'ਉਤੇ-ਕਰਕੇਚੰਕਣ'ਦਾ ਅਸਫਲ _ਯੱਤਨ ਕਰਨ 
ਲੱਗਾਂ'ਬੰਲਿਆ---ਮੈ ਨਹੀਂ” “ਭੋਲ੍।, ਸੌ" ਨਹੀ' 'ਤੋਲ੍ਹੀ 

ਭੰਣਪਝੂਨ ਬੋਲਦੀ ਹੈ,-ਸਾਂ.।' 

ਧਰ'ਨਿਰਮਲਾ ਕੌਲ 'ਉਸਦੇ। ਗੱਲ ਸੁਨਣ ਦਾ 
ਵਿਹੰਲ'' ਕਿਥੋ'ਸੀ । ਲਗਾਤਾਰ'ਦੋ ਤਿੰਨ ਘਸੁੰਨ ਵਿਜੇ ਦੀ 
ਪਿੱਠ ਤੇ ਜਮਾ ਕੇ ਉਸ ਦਾ ਧਿਆਨ ਬਿੱਟੀ ਵੱਲ ਚਲਾ 
ਗਿਆਮਜੋਂਕਮਰੋ 'ਚ ਪਈਂਚੀਕਾਂ ਮਾਰ'ਰਹੰ। ਸੀ । ਉਹਨੂੰ 
ਗੈਂਦੀ 'ਚ ਦੱਕ ਇਕ -ਦੋ ਪਲ' ਉਸ ਨੇ ਉਸ ਨੂੰ ਚੁੱਪ 
ਕਰਾਉਣ “ਦੀ'ਕੋਜ਼ਿਸ਼ ਕੀਤੀ, ਪਰ ਬਿੱਟੀ ਸੀ ਕਿ-ਰਈੀ 
ਤੁਰੀ ਜਾਂਦਾ 'ਸੀ । 'ਆਖਰ ਤੌਂਗ ਆਕੇ ਉਸ ਨੇ ਉਸਨੂੰ 
ਮਾਜੋ 'ਤੇ ਦੇ.ਮਂਰਿਆ `ਐਤੇ'ਝੁੰਝਲਾ ਕੇ ਬੋਲੀ--'ਮਰ ਜਾਂ 
ਰੰਡੀਏ-ਤੂ ਦੀ ਨਾ ਜਾਣੇ ਕਿੱਥੋਂ ਆ ਗੋਈ ਹੈ ਮੇਰੀ ਜਾਨ 
ਜੋਲਾਉਨ ਨੂੰ ।' ਤੁੱਸੀ' 'ਸਾਰੇ'ਦੋ ਸਾਂਰੇ ਮਰ ਕਿਉ” ਨਹੀ" 
ਜਾਂਦੋਂ । ਮੈਨੂੰ ਡਾਂ-ਛ੍ਰੱਟੀਂ ਮਿਲੋਂ ।' ਅੰਤੇ ਇਹ ਕਹਿ'ਕੇ ਉਹ 
ਫੋਰ “ਚੋਸੋਈ 'ਚ ਜਾ 'ਕੋ ਭਾਂਡੇ ਧੋਣ 'ਲੱਗੀ ਅੰਤੇ ਮੰਜੀ ਤੇ 
ਪਈ ਬਿੱਟੀ ਚੀਖ ਚੀਖ ਕੇਂ ਰੋਦੀ ਰਹੀ ਅਤੋਂ ਬਾਹਰ'ਵਿਹੜੇ 
ਵਿਚ ਗੀਤਾ ਅਤੇ ਵਿਜੇ ਹੌਲੀ ਹੌਲੀ ਰੋ'ਦੋ ਰਹੇਂ ਅਤੇ 
ਰੀਤਾ ਤੋਂ ਸੀਤਾ ਕਮਰੋ ਦੋਂ ਖੂੰਜੇ ਵਿਚ ਦ੍ਰਬਕੇ ਹੋਏ ਸਹਿਮੇ 
ਬੈਂਠੈ ਰਹੈ । 

ਕਿਸੇ ਨੇ ਕਿਹਾ ਕਿ ਔਲਾਦ ਦਾ .ਸੁੱਖ ਹੈ। 
ਸੁੱਖਾਂ ਹੈ ਪਰ ਨਿਰਮਲਾ ਦਾ ਖਿਆਲ ਹੈ ਕਿ ਉਸਦੀ 
ਜ਼ਿੰਦਗੀ ਦੇ ਜਾਰੋ ਸੁੱਖਾਂ ਨੂੰ ਜੇ ਕਿਸੇ ਨੇ ਲੂਟਿਆ ਹੈ ਤਾਂ 
ਇਸ ਔਲਾਦ ਨੇ । ਅਜੌ ਉਸ ਦੀ ਉਮਰ ਹੀ ਕੀ ਸੀ । 
ਮੁਸ਼ਕਿਲ ਨਾਲ ਤੀਹ ਬੱਤੀ ਸਾਲ ! ਤੇਰ੍ਹਵਾਂ ਸਾਲ ਹੀ ਤਾਂ 
ਸੀ-ਉਸ “ਦੇ ਵਿਆਹ ਦਾ ! ਅਤੇ ਇਨ੍ਹਾਂ ਤੋਰਾਂ ਵਰ੍ਹਿਆਂ 
ਵਿਚ ਉਹ ਇਕ ਇਕ ਕਰਕੇ ਅੱਠ ਬਚਿਆਂ ਨੂੰ ਜਨਮ 
ਦੇ-ਚੁੱਕੀ ਸੀ । ਅੱਠਾਂ ਵਿਚੋਂ' ਦੋਂ ਦਾ ਤਾਂ .ਉਸ ਉਪਰ 
ਸ਼ਾਇਦ ਕ੍ਰਝ ਘੱਟ ਕਰਜ਼ਾ ਸੀ, ਦਿਸ ਲਈ ਉਹ ਕੋਵਲ 
ਨੌ ਨੌਂ ਮਰੀਨੇ ਉਸਦੇ ਗਰਭ ਵਿਚ ਰਹਿ ਕੇ ਅਤੇ ਪ੍ਰਸੂਤ 
ਦੀ-ਤਿੱਖੀ ਪੀੜ ਦੇ`ਕੇ ਥੋੜੇ ਦਿਨਾਂ ਵਿਚ ਹੀ ਕਾਲ-ਵਸ 
ਹੋ ਗਈਆਂ ਸੀ । ਬਾਕੀ ਛੇਂ ਹਨ-ਅਜੈ, ਗੀਤਾ, ਵਿਜ, 
ਰੀਤਾ, .ਸੀਤਾਂ ਤੋਂ ਬਿੱਟੀ, ਜਿਨ੍ਹਾਂ ਬਾਰ ਵੀ ਨਿਰਮਲਾ ਦਾ 
ਖਿਆਲ-ਹੈ ਕਿ ਉਹ ਕੇਵਲ ਉਸ ਦੇ ਪ੍ਰਾਣਾਂ ਨੂੰ ਤੌਗ ਕਰਨ 
ਲਈ. ਹੀ-ਪੈਦਾ ਹੋਏ ਹਨ । ਇਨ੍ਹਾਂ ਪਿਛਲੇ, ਤਰ੍ਹਾਂ ਵਰ੍ਹਿਆਂ 
ਵਿਚ ਉਸ. ਦਾ ਇਕ ਇੱਕ ਦਿੰਨ ਜਾਂ ਤਾਂ ਗਰਭ ਵਿਚ 
ਔਲਾਦ-ਨੂੰ ਘਲੁਣ ਵਿਚ ਜਾਂ'ਉਨ੍ਹਾਂ ਨੂੰ ਆਪਣੀ ਛਾਤੀ 
ਦਾ ਪੂਲ ; ਪਿਆਂਉਣ. ਵਿਚ`ਹੀ ਬੀਤਿਆ ਹੈ । ਆਪਣੇਂ 
ਵਰਰਮਾਨ ਜੀਵਨ ਦੋ ਪ੍ਰਤੀ ਨਿਰਮਲਾ ਦਾ' ਅਸੰਤੌਸ਼ ਅਤੇ 


ਉਜੱਲਾਹੇਟ ਹੌਰ' ਵੀਂ ਵਧ ਜਾਂਦੋ'ਜਦ ਉਸ ਨੂੰ ਅੱਜ ਤੋ” 
ਤਰ੍ਹਾਂ ਚੋਂਦਾਂ ਵੈਜ੍ਰੋ ਪਹਿਲਾਂ ਦੋ ਦਿਨ ਯਾਦ ਆਂ ਜਾਂਦੇ ਜਾਂ 
ਕਦੀ ਕਪੜਿਆਂ ਦੇ ਬਕਸੋ ਨੂੰ ਉਲਟ ਪੁਲੱਟ ਕਰਦੇ ਵੇਲ 
ਉਨ੍ਹਾਂ - ਹੌਠ ਦਬਿਆ ਹੌਇਆ ਉਹ ਫੌਟੋ ਦਿਖਾਈ ਦੋ 
ਜਾਂਦਾ`ਜੌ 'ਵਿਆਹ 'ਤੋ' ਪਿਛੋਂ .ਉਸ ਨੇ ਕਮਲ ਨਾਲ 
ਖਿਚਵਾਇਆ ਸੀ । ਹਾ, ਕੀ ਇਹ ਉਸਦੀ ਤਸਵੀਰ ਸੀ, 
ਇਹ ਖੱਡਿਆ ਵਿਚ ਧਸੀਆ ਹੋਈਆਂ ਬੀਮਾਂਰ ਜਹੀਆਂ 
ਨੀਰ੍ਸ ਅੱਖਾਂ ਕਦੇ ਛ ਦੀਆਂ ਚਮਕਦਾਰ.ਅਤੇ ਰਸ ਨਾਲ 
ਭਰੀਆਂ ਹੋਈਆਂ ਸਨ, ਇਨ੍ਹਾਂ ਅੱਖਾਂ ਵਿਚ ਕਦੇ ਸ਼ਰਮ, 
ਕੌਤਕ-ਭਰਪੂਰ ਅਤੇਂ ਹੁਲਾਸ ਦਾ ਮਿਲਵਾਂ ਪ੍ਰਭਾਵ ਸੀ, 
ਇਹ ਸੁੱਕੇ ਤੇ ਪੱਖਰ ਜੰਮੈ ਹੋਂਠ ਵੀ ਕਦੇ ਏਨੇ ਰਸੀਲੀ 
ਅਤੇ ਸ਼ਰਮ ਭਰਪੂਰ ਮੁਸਕਰਾਹਟ ਬਿਖੋਰ ਸਕਦੇ ਸਨ, 
ਲਟਕਦੀਆਂ ਅਤੇਂ ਝੁਰੜੀਆਂ ਭਰੀਆਂ ਇਹ ਗਲਾਂ ਸਿਰਫ 
ਤੇਰਾਂ ਸਾਲ ਪਹਿਲਾਂ ਜਵਾਨੀ ਦੀ ਸ਼ਰਾਬ ਨਾਲ ਇਸ 
ਤਰ੍ਹਾਂ ਭਂਰੀਆਂ ਹੋਈਆਂ ਸਨ ।'ਹਾਏ ! ਕਿੰਨੇ? ਤਬਦੀਲੀ 
ਆ ਗਈ । ਕਿਹੋ ਜਹੇ ਦਿਨ ਸਨ ਉਹ ! ਜੁਆਨੀ ਦੀ 
ਮਸਤ ਨਾਂਲ ਭਰੋ ਹੋਂਏ, ਆਉਣ ਵਾਲੇ ਦਿਨਾਂ ਦੀ ਮਿੱਠੀ 
ਅੰਤੋ ਸੁਖ-ਭੱਰੀ ਕਲਪਨਾ ਦੇ ਭਾਰ ਨਾਲ ਅਲਸਾਏ ਹੋਏਂ ! 
ਅਤੇ ਤਾਂ ਹੀ ਨਿਰਮੈਲ ਨੂੰ “ਉਨ੍ਹਾਂ ਦਿਨਾਂ ਵਿਚੋ" ਇਕ ਦਿਨ 
ਯਾਦ ਆਂ ਜਾਂਦਾ ਜਦ ਮਾਂ ਨੇ ਉਸਨੂੰ ਸਕਲ ਜਾਣ ਤੌ 
ਮਨ੍ਹਾਂ ਕਰ ਦਿੰਤਾ ਸੀ, ਸਾਰੋ ਘਰ ਦੀ ਸਫਾਈ ਕੀਤ) ਗਈ 
ਸੀ,ਮੋਜਾਂ ਤੇ ਨਵੇ” ਮੋਜ਼ਪੈਸ਼, ਕੁਰਸੀਆਂ ਤੇ ਨਵੀਆਂ 
ਗੱਦੀਆਂ ਅਤੇ ਪਲੰਘ ਤੋ ਨਵੀ ਚਾਦਰ, ਨਵੇ” ਗਿਲਾਫ 
ਫਿਛ'ਏ ਗਏ ਸਨ, ਦਰਵਾਜੌ ਤੇ ਖ਼ਿੜਕੀਆਂ ਦੇ ਪਰਦੋ 
ਵੀ ਧੋਤੇ ਗਏ ਸਨ, ਬੈਠਕ ਨੂੰ ਇਕ ਨ੍ਰਵਾਂ ਰੂਪ ਦੇ ਦਿਤਾ 
ਗਿਆ ਸੀ ਅਤੇ ਉਸਨੂੰ _ਚੱਸਿਆ' ਗਿਆ ਸੀ ਕਿ ਉਸ ਨੂੰ 
ਵੇਖਣ ਲਈ “ਉਸ ਦਾ ਹੋਣ ਵਾਲਾ ਲਾੜਾ ਆ.ਰਿਹਾ ਸੀ 
ਕਿੰਨੀ ਸ਼ਰਮਈ ਸੀ ਉਹ ਉਸ ਦਿਨ ਅਤੇ ਸ਼ਰਮ ਨਾਲ 
ਸ੍ਕੜੀ-ਸਿਮਟੀ ਹੱਲੇ ਕਦਮੀ ਜਦ ਉਹ ਬੈਠਕ ਵਿਚ ਜਾ 
ਕੇ ਕ੍ਰੇਜੀ ਤੇ ਬੈਠੀ ਜੀ ਤਾਂ ਉਜ ਨੂੰ ਲੱਗਿਆ ਸੀ ਜਿਵੇ" 
ਧਰਤੀ ਵਿਚ ਧੱਸਦੀ ਜੀ ਰਹੀ ਰੋਵੇ । ਉਸ ਦੀਆਂ ਅੱਖਾਂ 
ਫ਼ਰਸ਼ ਤੇ ਗਡੇ!ਆਂ ਹੋਈਆਂ ਸਨ,ਪਰ ਉਸਨੂੰ ਚੰਗੀਤਰਾਂ ਮਹਿ- ` 
ਸੂਸ ਹੋਰਿਹਾ ਸੀਕਿ ਕੌਈ ਦੋਂ ਅੱਖਾਂ ਉਸਨੂੰ ਚੁੱਪ ਕੀਤੀਆਂ ਤੱਕ 
ਰਹੀਅ' ਹਨ ਅਤੇ ਉਸਦੇ ਦਿਲ ਵਿਚ ਹਲੱਕੀਆਂ ਹਲਕ]ਆਂ 
ਸੂਈਆਂ ਜਿਹੀਆਂ ਚਰਣ ਲੱਗੀਆਂ ਸਨ । ਫਿਰ ਨ7 ਜਾਣੇ 
ਕਿਵੇ" ਹਂਸਲਾ ਕਰਕੇ ਉਸ ਨੇ ਇੱਕ ਪਲ ਨੂੰ ਆਪਣੀਆਂ 
ਭਾਰੀ ਭਾਰੀ ਪਲਕਾਂ ਉਠਾ ਕੇ ਸਾਹਮਣੇ ਦੇਖਿਆ ਸੀ ਅਤੇ 
ਹੱਸਦੀਆਂ ਹੋਈਆਂ ਦੋ ਅੱਖਾਂ ਦੀ ਦ੍ਰਿਸ਼ਟੀ ਤੋਂ ਸ਼ਰੂਮਾ ਕੇ 
ਉਹ ਹੋਰ ਵੀ ਸਿਮਟ ਗਈ ਸੀ, ਨਜ਼ਰ ਹੌਰ ਵੀ ਡੂੰਘੀ 
ਜ਼ਮੀਨ ਵਿੱਚ ਗੱਡੀ ਗਈ ਸੀ, ਦੋਨੋਂ” ਗੱਲ੍ਹਾਂ ਇਕ 'ਦਮ 
ਲਾਲ 'ਅੰਗਾਰਿਆਂ ਦੀ ਤਰ੍ਹਾਂ ਭਖ ਉਠੀਆਂ ਸਨ ਅੰਤੋਂ ਉੱਸ 
੮ 23 


ਇਹ ਪਲ ਕਦੀ ਉਸਨੂੰ ਲੱਗਿਆ ਸੀ ਜਿਵੇ" ਉਸੀ 
ਜੁਆਨੀ ਦੇ ਸਾਰੋਂ ਸੁਪਨੇ ਸਾਕਾਰ ਹੋ ਉਠੇ ਹਨ । ਉਸ 
ਇਕ ਪਲ ਵਿਚ ਉਸਨੇ ਜੋ ਤਸਵੀਰ ਦੇਖੀ ਸੀ ਕੀ ਉਸ 
ਤੋ` ਵੱਧ ਸ੍ਹਣਾ ਹੌਰ ਕੁਝ ਦੇਖਣ ਦੀ ਉਸਨੇ ਕਦੀ ਤਮੰਨਾ 
ਵੀ ਕੀਤੀ ਸੀ ? ਕਿੰਨਾ ਸੈਦਰ ਰੂਪ ਸੀ--ਵਧੀਆ ਸੰਭਾਲ 
'ਚਮਕੀਲੋ ਕਾਲੇ ਵਾਲ, ਹੱਸਦੀਆਂ ਮੋਟੀਆਂ ਮੋਟੀਆਂ ਅੱਖਾਂ, 
ਚਿੱਟਾ ਰੰਗ, ਮੁਸਕਰਾਹਟ 'ਚ ਭਿੱਜੇ ਰੋਏ ਦੇ ਰੱਠ ਅਤੇ 
ਹੋਠਾਂ ਦੇ ਉਪਰ ਪਤਲੀ ਪਤਲੀ ਛਾਂਟੀ ਹੋਈ ਮੁੱਛਾਂ ਦੀ 
ਕਾਲ ਲਕੀਰ; ਗੱਠਿਆ ਹੋਇਆ ਸੱਰੀਰ ਅਤੇ ਉਸ 
ਸ਼ਰੀਰ ਨੂੰ ਸਜਾਉ'ਦਾਂ ਹੋਇਆ ਨੀਲੀਆਂ ਧਾਰੀਆਂ ਵਾਲਾ 
ਸੂਟ, ਅਤੇ ਸ਼ੂਟ ਨਾਲ ਮੋਲ ਖਾਂਦੀ ਹੋਈ ਟਾਈ-- ਨਿਰਮਲਾ 
ਦੇ ਮਨ ਵਿਚ ਅਲਸ'ਈਆਂ ਅਲਸਾਈਆਂ ਜਿਹੀਆਂ 
ਲਹਿਰਾਂ ਤਰੰਗ ਵਿਚ ਆ ਗ਼ਈਆਂ ਇਹ ਸਭ ਕੁਝ 
ਦੇਖ ਕੇਂ । 

ਅਤੇ ਅਗਲੋ ਮਹੀਨੇ ਹੀ ਕਮਲ _ਨਾਲ- ਉਸਦੀ 
ਸ਼ਾਦੀ ਹੋ ਗਈ ਸੀ । ਅੜੇ ਸ਼ਾਦੀ ਤੋ` ਪਿਛਲੌ ਉਹ ਦਿਨ 
ਨਿਰਮਲਾ ਦੀ ਜ਼ਿੰਦਗੀ ਦੇ ਸ਼ਹਿਦ ਦੀ ਮਿਨਾਸ਼ ਵਰਗੇ 
ਦਿਨ ਸਨ । ਚਾਰੋਂ ਪਾਸੋ ਹਰਿਆ ਭਰਿਅ; ਸ਼ੌਸਮ_ ਜਿਧਰ 
ਦੇਖੋ ਹੰਗ-ਬਿਰੌਗੇ ਫੁੱਲ । ਕਿਤੇ ਕੋਈ ਸੌਕ 7', ਕਿਤੇ 
ਕੰਡਿਆਂ ਦੀ ਚੁਭਣ ਨਹੀ, ਨਿਰਮਲਾ ਸੋਚਦੀ ਉਸ ਤੋ” 
ਵੱਧ ਕਿਹੜੀ ਔਰਤ ਖ੍ਰਸ਼ ਹੋਵੇਗੀ ! ਕਮਲ ਦੋ ਦਿਲ ਦੀ 
ਹੀ ਉਹ ਇਕੱਲੀ ਰਾਣੀ ਨਹੀ' ਸੀ ਸਗ” ਆਪਣੇ ਉਸ 
ਛੋਟੇ ਜਿਹੇ ਘਰ ਢੀ ਇਕੱਲੀ ਮਾਲਕ ਸੀ ਉਹ । ਘਰ 
ਵਿਚ ਨਾਂ ਸੱਸ, ਨਾ ਸਹੂਰਾ, ਨਾ ਦਿਉਰ-ਜੇਠ ਤੇ ਨਾਂ 
ਨਣਦ । ਬੱਸ ਕਮਲ ਦੇ ਚਾਚਾ ਅਤੇ ਚਾਚੀ ਸਨ ਜਿਨ੍ਹਾਂ 
ਨੇ ਉਸਨੂੰ ਪੜ੍ਹਾਇਆ ਸੀ । ਪੜ੍ਹ ਲਿਖ ਕੇ ਕਮਲ ਜਦ 
ਨੌਕਰ ਹੋਂ ਗਿਆ ਅਤੇ ਦੂਜੇ ਸ਼ਹਿਰ ਵਿਚ ਇਕੱਲਾ ਰਹਿਣ 
ਲੱਗਾ ਸੀ ਤਾਂ ਉਸ ਦਾ ਵਿਆਹ ਕਰਕੇ ਜਿਵੇ ਉਹ 
ਆਪਣੇ ਆਖਰੀ ਕਰਜ਼ੋ ਤੋਂ ਮੁਕਤ ਹੋ ਗਏ ਸਨ । ਅਤੇ 
ਹੁਣ ਇਸ ਛੌਟੀ ਜਿਹੀ ਗ੍ਰਿਹਸਥੀ ਵਿਚ ਸਿਰਫ ਉਹ ਦੋਵੇ” 
ਸਨ--ਇਕ ਰਾਜਾ ਤੇ ਇਕ ਰਾਣੀ । ਅਤੇ ਨਿਰਮਲਾ ਨੂੰ 
ਲੱਗਦਾ ਜਿਵੇ ਉਸਦੇ ਛੋਟੇ ਜਿਹੇ ਸੰਸਾਰੁ ਵਿਚ ਤਿੰਨੇ ਲੋਕ 
ਸਮਾ ਗੋਏ 'ਹਨ 1 

ਵਿਆਹ ਦੇ ਸਾਲ ਭਰ ਪਿਛੋ ਹੀ ਜਦ ਉਸਦੇ 
ਪਹਿਲੇ ਪ੍ਰਸੂਤ ਦੇ ਦਿਨ ਨੋੜੇ ਆ ਗਏ ਸਨ ਤਾਂ ਕਮਲ 
ਉਸਦਾ ਕਿੰਨਾ ਖ਼ਿਆਲ ਰੱਖਦਾ ! ਉਸਦੀ ਹਰ ਇੱਛਾ ਪੂਰੀ 
ਕਰਨ ਨੂੰ ਸਦਾ ੜਿਆਰ ਰਹਿੰਦਾ ਖਾਣ 'ਲਈ ਤਰ੍ਹਾਂ ਤਰ੍ਹਾਂ 
ਦੇ ਫਲ ਮੋਵੇਂ ਲਿਆਉ'ਦਾ ਕੋਈ ਕੌਮ ਨਾ ਕਰਨ ਦਿੰਦਾ 
ਰੋਟੀ ਬਣਾਉਣ ਅਤੇ ਘਰ ਦੇ ਹੋਰ ਕੌਮਾਂ ਲਈ ਉਸ ਨੇ 
ਇਕ ਨੌਕਰਾਣੀ ਰਖ ਲਈ ਸੀ ਚਾਚਾ ਜੀ ਦੀ ਚਿੱਠੀ ਆਈ 
ਸੀ ਤੇ ਬਹੂ ਨੂੰ ਉਹਨਾਂ ਕੌਲ ਛੱਡ ਜਾਉ--ਅਜੋਹੀ ਹਾਲੜ 
24 


ਵਿਚ ਪ੍ਰਦੇਸ ਵਿਚ ਇਕੱਲਿਆਂ ਰੰਹਿਣਾ ਠੀਕ ਨਹੀ'--- 
ਉਧਰ ਨਿਰਮਲਾ ਦੇ ਮਾਂ ਪਿਉ ਵੀ ਨਿਰਮਲਾ ਨੂੰ ਬੁਲਾ 
ਰਹੇ ਸਨ ਪਰ ਕਮਲ ਨੇ ਕਿਸੇ ਦੀ ਨਾ ਸੁਣੀ ਇਕ ਪਲ 
ਵੀ ਉਹ ਉਸ ਤੋ" ਵੱਖਰਾ ਨਹੀਂ, ਰਹਿਣਾ ਚਾਹੁੰਦਾ ਸੀ 
ਅਤੇ ਪਰਸ੍ਹਤ ਦੇ ਸਮੋ ਉਸਨੇ ਨਿਰਮਲਾ ਨੂੰ ਸ਼ਹਿਰ ਦੇ 
ਸਭ ਤੋਂ` ਚੰਗੇ ਨਰਸਿੰਗ ਹੋਮ ਵਿਚ ਦਾਖਲ ਕਰਵਾ ਦਿਤਾ 
ਸੀ ਜਿਥੋਂ ਡਾਕਟਰ ਅਤੇ ਨਰਸਾਂ ਉਸਦਾ ਹਮੌਸ਼ਾ ਖਿਆਲ 
ਕਰਦੇ । 

ਨਿਰਮਲਾ। ਨੂੰ ਯਾਦ ਹੈ ਜ਼ਦ ਉਹ ਗੋਦੀ ਵਿਚ ਅੱਠ 
ਦਿਨਾਂ ਦੌ ਅਜੈ ਨੂੰ ਲੰ ਕੇ ਹਸਪਤਾਲ ਤੱ ਘਰ ਆਈ ਸੀ 
ਤਾਂ ਕਿੰਨੀਆਂ ਖੁਸ਼ੀਆਂ ਮਨਾਈਆਂ ਗਈਆਂ ਸਨ'। ਕਿੰਨੇ 
ਸ਼ਗਨ ਕੀਤੇ ਗਏ ਸਨ । ਕਮਲ ਦੇ ਚਾਚਾ ਆ ਗਏ ਸਨ 
ਅਤੇ ਨਿਰਮਲ! ਦੇ ਘਰ ਉਸਦੇ ਪਿਤਾ ਜੀ ਬਹੁਤ ਸਾਮਾਨ 
ਲੈ ਕੇ ਆਏ ਸਨ । ਤਰ੍ਹਾਂ ਤਰ੍ਹਾਂ ਦੇ ਕੱਪੜੇ, ਸਾੜ੍ਹੀਆਂ, 
ਬੱਚਿਆਂ ਦੇ ਕੱਪੜੇ, ਖਿਲਾਉਣੋ, ਮਠਿਆਈਆਂ, ਫਲ, ਮੌਵੇ 
ਅਤੇ ਹੌਰ ਨਾ ਜ਼ਾਣੇ ਕੀ ਕੀ ਲੈ ਆਏ ਸਨ ? ਨਿਰਮਲਾ 
ਲਈ ਖਾਸ ਉਸਦੀ ਮਾਂ ਨੋ ਆਪਣੇ ਹੱਥਾਂ ਦੇ ਬਣਾਏ 
ਹੋਏ ਵਧੀਆ ਘਿਉ ਦੇ ਲੱਡ੍ਹਆਂ ਦਾ ਇਕ ਪੀਪਾ ਭੋਜਿਆ 
ਸੀ । ਏਨਾ ਮਾਣ ਅਤੇ ਪਿਆਰ-ਨਿਰਮਲਾ ਖੁਸ਼ੀ ਵਿਚ 
ਫ੍ਲੀ ਨਹੀ" ਸੀ ਸਮਾਉ”ਦੀ । । 

ਪਰ ਅਜੋ ਨੂੰ ਸਾਲ ਭਰ ਦਾ ਹੋਇਆਂ ਅਜੋ ਮੁਸ਼ਕਲ 
ਨਾਲ ਤਿੰਨ ਮਹੀਨੇ ਹੀ ਹੋਏ ਸਨ ਕਿ ਨਿਰਮਲਾ ਦੇ ਦਿਨ 
ਫਿਰ ਪੂਚੋ ਹੋ ਗਏ । ਪਿਛਲੀ ਵਾਰ ਨਰਸਿੰਗ ਰੋਮ ਵਿਚ 
ਨਿਰਮਲਾ ਨੂੰ ਭਰਤੀ ਕਰਾਉਣ ਵੋਲੋਂ ਕਮਲ ਨੂੰ ਐਨਾ 
ਖਰਚ ਕਰਨਾ ਪਿਆ ਸੀ ਕਿ ਦੁਬਾਰ' ਉਥੋਂ ਲਿਜਾਣ ਦੀ 
ਉਸਦੀ ਹਿੰਮਤ ਨਾ ਪਈ ਅਤੇ ਏਸ ਵਾਰ ਉਸ ਨ ਆਪਣੇ 
ਘਰ ਹੀ ਸਾਰ' ਪ੍ਰਬੈਧ ਕਰ ਲਿਆ। ਕੰਮ ਕਾਂਰ ਵਿਚ 
ਮਦਦ ਕਰਨ ਲਈ ਉਸ ਨੌ ਆਪਣੀ ਚਾਚੀ ਨੂੰ ਬਲਾ 
ਲਿਆ ਅਤੇ ਇਕ ਦਈ ਦੀ ਦੇਖ ਭਾਲ ਵਿਚ ਨਿਰਮਲਾ 
ਨੇ ਗੀਤਾ ਨੂੰ ਜਨਮ ਦਿਤਾ ਇਕ ਤਾਂ ਦੂਜਾ ਮੌਕਾ ਹੋਣ 
ਕਾਰਨ, ਦੂਜਾ ਕੁੜੀ ਹੋਣ ਕਾਰਨ ਇਸ ਵਾਰ ਕੌਈ ਖੁਸ਼ੀ 
ਨਾ ਮਨਾਈ ਗਈ ਫਿਰ ਵੀ ਨਿਰਮਲ੍ਹ, ਦੇ ਖਾਣ ਪੀਣ 
ਅਤੇ ਉਂਸਦੋਂ ਆਰਾਮ ਲਈ ਕਮਲ ਨੇ ਕੋਈ ਵੀ ਕਮੀ ਨਾ 
ਆਉਣ ਦਿਤੀ । 

ਅਤੇ ਇਸ ਤਰ੍ਹਾਂ ਸਾਲ ਡੋਢ ਸਾਲ ਬਾਅਦ ਹੀ 
ਨਵੇਂ' ਬੱਚੇ ਜੈਮਣ ਦਾ ਸਿਲਸਿਲਾ ਇਕ ਵਾਰ ਜਿਉਂ” 
ਚਾਲੂ ਹੌਤਿਆ ਤਾਂ ਉਹਨੇ ਰੁਕਣ ਦਾ ਨਾਂ ਹੀ ਨਾਂ ਲਿਆ, 
ਪਹਿਲੇ ਬੱਚੇ ਨੂੰ ਨਿਰਮਲਾ ਅਜੋ ਠੀਕ ਤਰ੍ਹਾਂ ਸੈਭਾਲਣ 
ਯੌਗ ਵੀ ਨਾ ਹ੍‌ੰਦੀ ਕਿ ਦੂਜੇ ਦੀ ਤਿਆਰੀ ਹੋ ਜਾਂਦੀ 
ਅਤੋਂ ਕਮਲ ਹੁਣ ਇਸੇ ਵਿਚ ਏਨਾ ਅਭਿਆਸੀ ਹੋ ਨਿਆਂ 
ਸੀ ਕਿ ਹੌਲੀ ਹੌਲੀ ਉਹਦੀ ਅਭਿਆਸਤਾ ਉਦਾਸੀ ਵਿਚ 


ਬਦਲ ਗਈ । ਜਦ ਕਿ ਨਿਰਮਲਾ ਨੂੰ ਹੁਣ ਵੀ ਪਹਿਲਾਂ 
ਦੀ ਤਰ੍ਹਾਂ ਬੱਚੋ ਨੂੰ ਨੌੰ ਮਹੀਨੇ ਗਰਭ ਵਿਚ ਰੱਖਣਾ ਪੰ'ਦਾ, 
ਪਰਸੂਤ ਸਮੋ" ਉਸਦੀ ਪੀੜ ਵੀ ਘੱਟ ਨਾ ਹੌਦੀ ਪਰ ਹੁਣ 
ਉਸਦੀ ਏਨੀ ਦੇਖਭਾਲ ਨਾ ਹੁੰਦੀ ਜਿੰਨੀ ਅਜੇ ਦੇ ਜਨਮ 
ਵੋਲੋ ਹੋਈ ਸੀ । ਬੱਚ ਪੈਦਾ ਕਰਨਾ ਜਿਵੇ" ਔਰਤ ਦਾ 
ਸਾਧਾਰਨ ਧਰਮ ਹੈ ਅਤੇ ਇਸ ਵਿਚ ਨਿਰਮਲਾ 
ਦੀ ਸਿਵੇ ਕੋਈ _ਵਿਸ਼ੋਸ਼ਤਾ _ਨਹੀ' _ਹੈ--ਕਮਲ 
ਨੇ ਸਮਝ ਲਿਆ ਸੀ ਅਤੇ ਜਦ ਉਸਦੇ ਦਿਨ ਪੂਰੇ 
ਨੂੰ ਹੋਣ ਲੱਗਦੇ ਕਮਲ ਜਾਂ ਤਾਂ ਚਾਂਚੀ ਨੂੰ ਬੂਲਵਾ 
ਲੰ'ਦਾ ਅਤੇ ਕਿਉ'ਕਿ _ਚਾਂਚੀ ਵੀ ਵਰ ਵਾਰ 
ਆਪਦੀ ਗ੍ਰਹਿਸਥੀ ਨੂੰ ਛੱਡ ਕੇ ਆ ਨਹੀ' ਸੀ ਸਕਦੀ 
ਇਸ ਲਈ ਉਹ ਖਾਣਾ ਆਦਿ ਬਨ'ਉਣ ਲਈ ਆਰਜ਼ੀ 
ਤੌਰ ਤੇ ਨੌਕਰਾਣੀ ਰਖ ਲੰੰ'ਦਾ । ਪਰ ਨੌਕਰਾਣੀ ਉਤੇ 
ਵੀ ਤਾਂ ਘਰ ਦਾ ਸਾਰਾ ਭਾਰ ਨਹੀ ਪਾਇਆ ਜਾਂ ਸਕਦਾ 
ਜੀ, ਆਖਰ ਦੂਜੇ ਵੀ ਛੋਟੇ ਛੋਟੇ ਬੱਚਿਆਂ ਦੀ ਦੇਖ ਭਾਲ 
ਕਰਨੀ ਹੈ, ਇਸ ਲਈ ਨਿਰਮਲਾ ਪ੍ਰੋ ਦਿਨਾਂ ਵਿਚ ਵੀ 
ਘਰ ਦੋ ਅਨੇਕਾਂ ਕੌਮਾਂ ਵਿਚ ਜੁਟੀ ਰਹਿੰਦੀ । ਅਤੇ 
ਅਜਿਹੇ ਹੀ ਕੰਮ ਕਰਦਿਆਂ ਕਰਦਿਆਂ ਜਦ` ਨਿਰਮਲਾ 
ਨੂੰ ਪਰਸੂਤ ਢੀਆਂ ਪੀੜਾਂ ਸ਼ੁਰੂ ਹੋਣ ਲਗਦੀਆਂ ਤਾਂ ਉਹ 
ਅੰਦਰ ਡਾਹੌ ਮਾੱਜੇ ਤੇ ਜਾ ਕੇ ਪੈ ਜਾਂਦੀ ਅਤੇ ਕਿਸੋ ਨੂੰ 
ਭੋਜ ਕਿ ਗੁਆਂਢ ਵਿਚ" ਲੱਛੋਂ ਤਾਈ ਨੂੰ ਬੁਲਵਾ ਲੰ'ਦੀ 
ਦਾਈ ਫੀ ਆ ਜਾਦੀ ਜਿਸ ਸਮੋ ਬੰਦ ਕੋਠੜੀ ਵਿਚ 
ਪਈ ਹੋਈ ਨਿਰਮਲਾ ਪਰਸੂਤ ਦੀਆਂ ਅਸਹਿ ਪੀੜਾਂ ਨਾਲ 
ਜ਼ੋਰ ਜ਼ੋਰ ਕਰਾਹ ਰਹੀ ਹੁੰਦੀ ਤਾਂ ਉਸ ਸਮੋ ਕਮਲ ਜਾਂ 
ਤਾਂ ਦਫਤਰ ਵਿਚ ਆਪਣਾ ਪੈਨ ਘਜਾ ਰਿਹਾ ਹੈਦਾ ਤੋਂ ਜੇ 
ਰਾਤ ਦਾ ਸਮਾਂ ਹੁੰਦਾ ਤਾਂ ਬਾਹਰ ਵਿਹੜੇ ਵਿਚ ਵਿਡਾਏ 
ਮੰਜੇ ਤੋਂ ਸਿਰ ਢਕ ਕੇ ਸੌ ਰਿਹਾ ਹੁੰਦਾ । ਅਤੇ ਬੱਚਾ 
ਹੈਂ ਜਾਣ ਤੋਂ” ਪਿਛੋਂ' ਨਿਰਮਲਾ ਕਸਜ਼ੌਰ ਸਰੀਰ ਨੂੰ ਪੂਰਾ 
ਆਰ ਵੀ ਨਾਂ ਦੇ ਸਕਦੀ ਉਹ ਉਸਨੂੰ ਫਿਰ ਗ੍ਰਹਿਸਥੀ 
ਦੇ ਧੰਦਿਆਂ ਵਿਚ ਜੂਟ ਜਾਣਾ ਪੈਂਦਾ । ਪੂਰ) ਕਤਾਰ ਲੱਗੀ 
ਹੈ--ਕਿਸੇ ਦੇ ਦੰਦ ਨਿਕਲ ਰਹੋ ਹਨ, ਕਿਮੇ ਨੂੰ ਦਸਤ 
ਲਾਗੇ ਹਨ, ਕੋਈ ਬੁਰਖਾਰ` ਨਾਲ ਪਿਆਂ ਹੈ ਤੋਂ ਕੋਈ 
ਭੱਜਦਿਆਂ ਭੱਜਦਿਆਂ ਡਿੱਗ ਪਿਆ ਹੈ ਅਤੇ ਉਸਦੇ 
ਗੋਡਿਆਂ ਵਿਚੋਂ' ਅਤੇ ਸਿਰ ਤੋ” ਖੂਨ ਵਗ ਰਿਹਾ ਹੈ ਆਖਰ 
ਕਿਸ ਕਿਸਨੂੰ ਸੋਭਾਲੇਂ ਨਿਰਮਲਾ, ਅਤੇ ਲਗਾਤਾਰ ਵਧਦੇ 
ਹੋਏ ਸਾਲਾਂ ਦੋ ਨਾਲ ਨਿਰਮਲਾ ਦੀ ਸੰਤਾਨ ਦੀ ਗਿਣਤੀ 
ਜਦ ਵਧਣ ਲੱਗੀ--ਅਤੇ ਕਮਲ ਦੋ ਵਧਦੇ ਹੋਏ ਫਿਕਰ 
ਨਾਲ ਉਸਦੀਆਂ ਪਰੇਸ਼ਾਨੀਆਂ ਵੀ 'ਵੱਧਦੀਆਂ ਗਈਆਂ 
ਅਤੋਂ ਉਸਦੀ ਸਿਹਤ ਦਿਨੋਂ-ਦਿਨ ਖਰਾਬ ਹੁੰਦੀ ਗੋਈ ਤੋ 
ਨਿਰਮਲਾ ਨੂੰ ਆਪਣੀ ਜ਼ਿੰਦਗੀ ਭਾਰ ਲਗਣ ਲਗੀ 
ਉਸਦੇ ਦਿਲ ਦਾ ਸਾਰਾ ਰੱਸ ਅਤੇ ਸਰੀਰ ਦਾ ਸਾਰਾ ਤਨ 


ਖਤਮ ਹੋ ਗਿਆ ਸ੍ਰਭਾਅ ਅਤੇ ਬੋਲੀ ਦੀ ਮਿਠਾਸ ਪਤਾਂ 

ਨਹੀ" ਕਿਥੇਂ ਚਲ ਗਈ ਅਤੇ ਉਸਦੇ ਵਰਤਾਅ ਵਿਚ ਇਕ 

ਅਜੀਬ ਤਰ੍ਹਾਂ ਦਾ ਚਿੜਚਿੜਾਪਨ ਭਰ ਗਿਆਂ 1 ਰਸੋਈ 

ਦਾ ਸਾਰਾ ਕੌਮ ਨਿਬੋੜ ਕੇ ਅਤੇ ਕੱਪੜਿਆਂ ਦਾ ਵੱਡਾ 

ਸਾਰਾ ਢੌਰ ਧੋ ਕੇ, ਧੁੱਪੋ ਸੁੱਕਣੇ ਪਾ ਕੇ ਜਦ" ਨਿਰਮਲਾ 

ਕਮਰੇ ਵਿਚ ਆਈ ਤਾਂ ਉਸਨੇ ਦੇਖਿਆ ਕਿ ਉੱਥੋਂ ਚੁੱਪ 

ਵਰਤੀ ਹੋਈ ਹੈ । ਬਿੱਟੀ ਨੂੰ ਗ਼ੀਤਾ ਨੇ ਥਾਪੜ ਕੌ ਸੁਵਾ 

ਦਿੱਤਾ ਸੀ ਅਤੇ ਆਪ ਇਕ ਨੁੱਕਰ ਵਿਚ ਬੰਠੀ,ਸਕ੍ਹਲ ਦਾ 

ਕੰਮ ਕਰ ਰਹੀ ਸੀ ਨੋੜੋਂ ਹੀ ਬੈਠਾ ਵਿਜੇ ਵੀ ਫੱਟੀ ਤੇ 

ਕਾਲੀ ਸਿਆਹੀ ਨਾਲ ਗਿਣਤੀ ਲਿਖ ਰਿਹਾ ਸੀ 1 
%__ ਦੂਜੋ ਪਾਸੇ ਰੀਤਾ ਅਤੇ ਸੀਤਾ ਆਪਣੀਆਂ ਗੁੱਡੀਆਂ 
ਨਾਲ ਖੇਡਣ ਵਿਚ ਮਸਤ ਸਨ । ਨਿਰਮਲਾ ਥੱਕ ਕੇ ਬਿੱਟੀ 

ਦੇ ਕੋਲ ਮੰਜੀ ਤੇ ਪੰ ਗਈ ਉਸ ਦੀ ਪਿੱਠ ਤੇ ਖ਼੍ਰਕ ਹੋਂ 

ਰਹੀ ਸੀ ਪਰ ਉਸਦਾ ਹੱਥ ਉਥੇ ਠੀਕ ਤਰ੍ਹਾਂ ਨਹੀ ਸੀ 
ਪਹੁੰਚਦਾ...''ਗੀਤਾ ਮੋਰੀ ਪਿੱਠ ਤੋ ਖਾਜ ਤਾਂ ਕਰ ਦੇ 
ਆਈ' ਬੇਟੀ-ਸਿਰਫ ਇਕ ਪਲ ਲਈ ।' 

ਗੀਤ! ਹੱਥ ਵਿਚੋ' ਕਲਮ ਉਥੋਂ ਹੀ ਛੱਡ ਕੌ ,ਮੰਜੋ 

ਦੀ ਬਾਹੀ ਤੋ ਆ ਬੌਠੀ ਅਤੇਂ ਮਾਂ ਬਾ ਬਲਾਉਸ਼ ਚੁੱਕ ਕੇਂ 

ਉਸ ਦੀ ਪਿੱਠ ਤੇ ਖਾਜ ਕਰਨ ਲੱਗੀ । ਪਤਾ ਨਹੀ' ਉਸਦੇ 

ਨਿੱਕੋ ਨਿੱਕੇ ਹੱਥਾਂ ਦੀ ਛੌਅ ਨਾਲ ਜਾਂ ਉੱਝ ਹੀ ਉਸ ਦੇ 

ਸਰੀਰ ਦੀ ਥਕਾਵਟ ਨਾਲ ਨਿਰਮਲਾ ਦੀਆਂ ਅੱਖਾਂ ਹੌਲੀ 
ਰੋਲੀ ਨੀਦ ਨਾਲ ਬੰਦ ਹੋਣ ਲੱਗੀਆਂ 1 ਜਦੋਂ' ਨੂੰ ਬਿੱਟੀ 

ਫਿਰ ਜਾਗ ਕੇ ਰੋਣ ਲਗੀ ਅਤੇ ਨਿਰਮਲਾ ਨੇ ਉਸ ਨੂੰ 
ਆਪਣੀ ਫ਼ਾਤੀ ਨਾਲ ਖਿੱਚ ਕੋ ਉਸ ਨੂੰ ਦੁੱਧ ਦੇ ਦਿੱਤ!, 

ਜਿਸ ਨਾਲ ਬਿੱਟੀ ਬਿਲਕ੍ਰਲ ਚੁੱਪ ਹੇ ਗਈ ਅਤੇ ਕਮਰ 
ਵਿਚ ਫਿਰ ਸ਼ਾਂਤੀ ਵਰਤ ਗਈ । ਬਾਹਰ ਦਾ ਦਰਵਾਜ਼ਾ, 
ਇਕ ਦਮ ਖੜਕਿਆ ਤੇ ਨਿਰਮਲਾ ਦੀ ਜਾਗ ਖਰਲ ਗਈ। 

“ਦੇਖੀ ਬੋਟਾ ਕੌਣ ਹੈ, ਅਜੌ ਆ ਗਿਆ ਹੌਣੈ' ਸਕੂਲ ਡੋਂ।' 

ਵਿਜੇ ਨੇ ਜਾਂ ਕੇ ਦਰਵਾਜ਼ਾ ਖੌਲ੍ਹਿਆ ਅਤੇ ਹਾਲ 

ਵਿਚ ਕਿਤਾਬਾਂ ਦਾ ਬਸਤਾ ਲੰਟਕਾਈ ਥਕਾਵਟ ਅਤੇ ਭੁੱਖ 
ਨਾਲ ਅਕਲਕਾਂਦ ਹੋਇਆਂ ਅਜੋ ਘਰ ਅੰਦਰ ਆ ਗਿਆਂ । 

ਕਮਰੌ ਵਿਚ ਵੜਦਿਆਂ ਹੀ ਉਸ ਨੇ ਬਸਤਾ ਇਕ ਪਾਸੋ . 
ਸੁੱਟਿਆ ਅਤੇ ਚੀਕ ਕੇ ਬੋਲਿਆ...''ਮਾਂ ਭੁੱਖ ਲੱਗੀ 
ਹੈ... 

''ਇਹ ਕਿਤਾਬਾਂ ਮੁਖਤ ਆਈਆਂ ਨੇ ਜੌ ਚੁਕ ਚੁਕਕੇ 
ਸੁੱਟੀ ਜਾ ਰਿਹਾ ਹੈ । ਸੰਭਾਲ ਕੈ ਨਹੀਂ" ਰੱਖੀਆਂ ਜਾਂਦੀਆਂ 
ਤੌਥੋ'” ਤੁ 

ਰੋਟੀ ਦੇ ਮਾਂ ਭੁੱਖ ਬਹੁਤ ਜ਼ੌਰ ਦੀ ਲੱਗੀ ਹੈ ।' 
''ਨਹੀ' ਪਹਿਲਾਂ ਬਸਤੇ ਚੋ" ਕਿਤਾਬਾਂ ਕੱਢ ਕੇ ਠੀਕ 
ਤਰ੍ਹਾਂਰੱਖ ਅਤੇ ਰੱਥ ਮੂੰਹ ਧੌ ਕੋ ਆ ਨਲਕੇ ਤੋ, ਫਿਰ 
ਮਿਲੋਗੀ ਰੋਟੀ ।' 
25 


--ਨਹੀ':ਪਹਿਰਾਂਰਰੌਂਟੀ ਦੋਹ-=ਗ੍ੀਤਾ ਦ1ਬੱਚੀ ! 
ਉਠ ਕੇ ਰੌਂਟੀ ਵੇਰ ੂੰਨੂੰ,ਕਿਉ" ਅੱਖਾਂ ਪਾੜ ਪਾੜ ਕੇਂ, ਦੇਖ 
ਰ੍ਰਹੀ ਹੈ” 1 

ਗੀਤਾ ਨੇ ਸਹਿਮੀ ਨਜ਼ਰ ਨਾਲ ਮਾਂ ਵੱਲ ਦੇਖਿਆ 
ਸਿ੍‌ਵੇ' ਪੁਛ ਰਹੀ ਹੋਵੇ, ਲੱ ਰ੍ਰੋਟੀ.ਲਿਆਂ ਦੋਵਾਂ ! 

“ਖਬਰ੍ਰਦਾਰ, ਸਿ ਕਿਸੋਂ.ਨੇ ,ਰੈਂਟੀ ਦਿੱਤੀ ਇਸਨੂੰ । 
ਹੁਣ ਇਹ ਕਜ਼ਿਣਾ ਵੀ ਨ੍ਹੀ ਮੰਨਦਾ ਮਰਨ ਦੇਹ ਭੁੱਖਾ 
ਜਦ ਕੁੱਖ ਲੱਗੂ. ਤਾਂ ਆਸੇ ਕਿਤਾਬਾਂ ਸੰਭਾਲ ਅੜੇ ਹੱਥ 
ਸਹ ਸ਼ੈਉ।' |” 

ਅਜੇ_ਥੌੜ੍ਹੀ ਦੇਰ ਤਾਂ ਆਕੜ਼ਿਆ ਖੜਿਆ ਰਿਹਾ 
ਅੜੇ ਫਿਰ ਤ੍ਰੋਜ਼ੀ ਨਾਲ ਬਸਤੇ ਦੋ ਕੋਲ ਜਾ ਕੇ 
ਬਸਤਾ ਟ੍ਿਠ ਕੇ ,ਮੌਜ਼ ਤੇ ਦੇਰ ਮਾਰਿਆ ਅਤੇ 
ਉਹਦੇ, ਵਿਚ ਕਿਤਾਬਾ, ਕੱਢ ਕੱਢ .ਕੇ.ਉਲ਼ਟੀਆਂ.ਸਿਧੀਆਂ 
ਅਲੁਮਜ੍ਹੀ, ਵਿਚ਼ ਰੱਖਣ ਲੱਗਾ ।. ਨਾਲ ਰੀ. ਬੁੜ ਬੜਉ'ਦਾ 
ਰਿਹਾ 1 "'ਰ੍ਰੰ.ਸਾਰਾ ,ਦਨ ਸਲ੍ਹਲ ਵਿਚ ਮਰੇ,.ਘਰ ਆਉ 
ਤਾਂ ਰੋਟੀ ਵੀ ਨਹੀ” ਮਿਲਦੀ ।' ।” 

ਨਿਰਮਲਾ ਪਈ ਪ੍ਈ ਅੱਧ.ਖ੍ਲ੍ਹੀਆਂ ਅੱਖਾਂ ਨਾਲ 
ਸਭ ਕੁਝ ਦੇਖ ਰਹੀ ਸੀ ਮੁਸਕਰਾ ਕੇ ਬੋਲੀ, ' 'ਸਰ੍ਹਲ ਜਾ 
ਕੇ ਕੋਈ .ਅਹਿਸਾਨ ਕਰਦੈ ਸਾਡੇ ਤੇ ਆਪਣੇ ਭਲੇ ਲਈ 
ਹੀ ਜਾਂਦੈ /' “ਨੁਹੀ' ਜਾਂਦਾ ਸਕਲ ਕੱਲ ਤੇ ਚੰਗਾਂ 
ਚੰਰ੍ਹਾ ਨਾ ਜਾਈ' `ਹੁਣ ਜਾਂ ਕੇ.ਪੂੰਹ ਹੱਥ ਧੋ ਆ ਗੀਤਾ 
ਬੋਟੀ 'ਰੋਟੀ` ਲਿਆ ਦੇਹ ਵੀਰ ਇਤ ਹਾਂ ਇਕ ਫਾੜੀ 
ਆਚਾਰ ਦੀ ਵੀ ਲੰ ਆਈ'--1'' ਨਿਰਮਲਾ ਜਾਣਦੀ ਹੈ 
ਕਿ ਅਜੋਂ ਨੂੰ ਅੰਬ .ਦਾ ਆਚਾਰ ਬਹੂਤ ਚੰਗਾ ਲਗਦਾ ਹੈ । 
ਇਹ ਕਹਿ ਕੇ ਜਦ ਉਸਨੇ ਅਜੇ' ਵੱਲ ਤਿਰਛਰੀਆ ਨਜ਼ਰਾਂ 
ਨਾਲ ਦੇਖਿਆ ਤਾਂ ਉਸਦੇ ਤੁਣੋਂ ਹੋਏ ਰੱ'ਠ ਮੁਸਕਰਾਹਟ 
ਨਾਲ ਫ੍ਰੈਲ ਗਏ ਅਤੇ ਉਹ 'ਸ਼ਰਮਉ' ਦਾ ਨਲਕੇ ਵੱਲ 
ਭੱਜ ਗਿਆ। 

ਸ਼ੇਅ-ਦੇ ਪੰਜ ਵੱਜ ਰਹੋ ਸੀ ਕਮਲ ਦੇ ਆਉਣ ਦਾ 
ਸਮਾਂ ਹੋ ਰਿਹਾ ਸੀ । ਨਿਰਮਲਾ ਉਠੀ ਅਤੇ ਰਸੋਈ ਵਿਚ 
ਜਾ ਕੇ ਚਾਹ ਅਤੋ ਸ਼ਾਮ ਦੋ ਖਾਣੇ ਦੇ ਪ੍ਰਬੋਧ ਵਿਚ ਜੁਟ 
ਗਈ ।'ਅੰਗੀਠਹੀ ਜਲਾ ਕੇ ਉਸਨੇ ਉਤੇ ਤੱਕ ਪੱਕੇ ਕੋਲੋ 
ਧਰ ਕੇ ਉਸਨੂੰ ਸੁਲਗਾਉਣ ਲਈ ਬਾਹਰ ਗਲੀ ਵਿਚ 
ਰਖ 'ਦਿੰਤਾ ਅਤੇ ਆਖ `ਇਕ ਥਾਲੀ `ਵਿਚ ਥੋੜੀ ਜਿਹੀ 
ਦਾਲ ਕੱਢ ਕੇ ਚੁਗਣ ਲਈਂ ਬੈਠ ਗਈ । ਗੀਤਾ ਕਮਰਿਆਂ 
ਵਿਚ ਝਾੜ ਲਾ 'ਰਹੀ ਸੀ । ਗੋਦੀ ਵਿਚ ਬਿੱਟੀ ਨੂੰ ਲਈ 
ਵਿਜੇ, ਗੀਤਾ ਅਤੇ ਸੀਤਾ ਦੇ ਨਾਲ ਬਾਹਰ ਗਲੀ ਵਿਚ 
ਖੋਲ ਰਿਹ੍ਰਾਸੀ ! ਹੋਰ ਵੀ ਬਹੁਤ ਸਾਰੇ ਬੱਚੇ ਗਲ੍। ਵਿਚ 
ਖੋਲ ਰ੍ਰੇ ਸਨ ਪਰ ਅਜੋ ਦਾ ਪਤਾ ਨਹੀ” ਸੀ ।' ਸਕੂਲ 
ਤੋ'ਆ ਕੇ ਰੌਟੀਖਾ ਕੇਂਹੀ ਪੰਤਾ ਨੂਰੀ” ਕਿਧਰ ਨੂੰ 
ਚਲਿਆ ਗਿਆ ਸ਼ੀ । ਅੱਜ ਹੀਨਹੀਂ','ਇਹ ਹ੍ਰ ਰੋਜ਼ ਦੀ 


26 


ਗੁੱਲ-ਹੈ ।/ਰੋਟੀ,ਖਾ ਕੇ ਇਹ..ਘਰੋ',ਬਾਹਰ ਨਿਕਲ ਜਾਂਦਾ 
ਹੈ ਅੜੋ ,ਹੂਣ ਜਾਂ ਤਾਂ ਕਿਤੇ.ਗਲੀ. ਦੇ ਮੁੰਡਿਆਂ ਨਾਲ,ਕਾਂਟੇ 
ਹੋਏ ਪਤੰਗਾਂ ਦੇ ਪਿੱਛੋ ਭੱਜ ਰਿਹਾ ਹੋਵੇਗਾ -ਜਾਂ ਕਿਤੇ 
ਗੋਲੀਆਂ ਖੇਡ ਜ੍ਰਿਹਾ ਹੋਵੇਗਾ । ਤੋ ਜਾਂ ਕਿਤੇ ਅਵਾਰਾਂ 
ਮੁੰਡਿਆਂ ਨਾਲ਼ ਲੜਾਈ ਝਗ਼ੜਾ ਕ੍ਰ ਰਿਹਾ ਹੋਵੇਗਾ । 
ਨਿਰਮਲਾ ਪਰੇਸ਼ਾਨ ਹੈ ਕਿ ਕਿਵੇ, ਸਮਝਾਏ ਇਸ ਮੂੰਡੋਂ ਨੂੰ 
ਪੜਾਈ ਵਿਚ ਅਤੇ ਘਰ ਵਿਚ ਉਸਦਾ ਬਿਲਕੁਲ ਜੀਜ 

ਨਰੀ` ਲੱਗਦਾ ਕਿੰਨੀ ਵਾਰ ਉਹ ਉਸਨੂੰ ਕਰਣ ਚੁਕੀ ਹੈ ਪਰ 
ਉਸਨੂੰ ਇਕ ਵੀ ਨਹੀ” ਪਹਦੀ । ਕਮਲ ਹ ਉਸਨੂੰ ਉਸਦੀ 
ਕੱਟੀ ਚਿੰਤਾ ਹੀ ਨਹੀ । ਇਕ ਵਾਰ ਜਦ' ਉਸਨੇ ਬਹੁਤ 
ਸ਼ਿਕਾਇਤ ਕੀਤੀ ਸੀ ਤਾਂ ਰਾੜ ਨੂੰ ਪਾਏ ਕੱਪੜਿਆਂ ਅਤੇ 
ਮਿੱਟੀ ਨਾਲ'ਲਥਪਥ ਹੋ ਕੌ ਜਦ -ਅਜੋ-ਸਹਿੰਮੇਹੋਏ ਕਦਮਾਂ 
ਨਾਲ ਘਰ ਅੰਦਰ ਸੀ -ਤਾਂ ਉਠ ਕੇ-ਕਮਲ =ਟੀ ਲਾਲ 
ਉਸਨੂੰ ਏਨਾ ਕਰਿਆ ਸੀ ਕਿ ਤਿੰਨ ਦਿਨ ਤੱਕ ਉਹ ਮੰਜੇ 
ਤੋ ਨਹੀਂ'ਸੀ ਉਠ“ ਸਕਿਆਂ । ਮੁੜ 'ਕੋ ਨਿਰਮਲਾ ਨੇ 
ਕਮਲ ਦੂੰ'ਕੁਛ ਕਹਿਣਾ'ਹੀ ਛੱਡੰ ਦਿਤਾ ਸੀ ਆਪ ਹੀ 
ਬ੍ੜ ਬੁੜਾਉ'ਦੀ ਰਹਿੰਦੀ ਅਤੇ ਕਮਲ ਨੇ ਤਾਂ ਇਕ ਦਫ਼ਾ 
ਆਪਣੀ ਸੋਟੀ ਦਾ ਕਮਾਲ ਦਿਖਾ ਕੇ ਆਪਣੇ ਫਰਜ਼ ਦੀ 
ਪ੍ਰਰਤੀ.ਕਰ ਲਈ ਸੀ । 

ਗਲੀ ਵਿਚ ਸਾਈਕਲ _ਦੀ ਆਵਾਜ਼-ਸੁਣਦਿਆਂ 
ਹੀ ਬਾਹਰ. ਖੋਲ ਦੀਆੰ ਹੋਈਆਂ ਰੀਤਾ ਤੇ ਸੀਤਾਂ "ਪਾਪਾਂ 
ਆ ਗਏ ਪਾਪਾ ਆ ਗਏ-।'' ਚੀਕ ਚਿਹਾੜਾ ਪਾਉ”ਦੀਆਂ 
ਉਸ.ਫ਼ੱਲ ਭੱਜ ਗਈਆਂ ਅਤੋਂਥੌੜੇ ਚਿਰ ਪਿਛੋਂ ਹੀ 
ਸਾਈਕਲ ਦੋ ਅਗਲ਼ੋਂ ਡੰਡੇ ਤੋਂ ਦੋਵਾਂ ਕੁੜੀਆਂ ਨੂੰ ਬਿਠਾਈਂ 
ਕਮਲ ਘਰ ਅੰਦਰ ਆ ਵੜਿਆ । ਪਿਛੇ ਪਿਛੇ ਵਿਜੇ ਵੀ 
ਗੋਢੀ ਵਿਚ ਬਿੱਟੀ ਨੂੰ ਚੱਕੀ ਘਰ ਆ ਗਿਆ । ਵਿਹੜੇ 
ਵਿਚ ਇਕ ਪਾਸੇ ਸਾਈਕਲ ਖੜ ਕਰਕੇ.ਕਮਲ ਨੇ ਦੌਨਾਂ 
ਕੜੀਆਂ ਨੂੰ ਥੱਲੋਂ ਲਾਹਿਆ 1 ਅਤੋਂ ਪਿੱਛੇ ਲੱਗੇ ਕੈਰੀਅਰ 
ਤੋਂ ਟਿਫਨ ਲਾਹ ਕੇ ਰੀਤਾ ਨੂੰ ਫੜਾ ਦਿਤਾ ਅਤੇ ਆਂਪ 
ਕਮਰੇ ਸਿਚ ਚਲਾ ਗਿਆ । ਕਪੜੇ ਆਦਿ ਬਦਲ ਕੇ ਅਤੇ 
ਬਬੁਰ੍ਹਮ ਚੌ" ਹੱਥ ਮੂੰਹ ਧੋ ਕੇ ਜਦ ਉਹ ਵਿਹੜੇ ਵਿਚ ਪਈ 
ਮੰਜੀ ਤੋ ਆ ਕੇ ਬ੍ੋਠਿਆ ਤਾਂ ਬੱਚੇ ਫਿਰ ਗਲੀ ਵਿਚ ਜਲੇ 
ਗਏ-ਸ਼ੁਨ । 

ਨਿਰਮਲਾ ਬਾਹਰੋ ਅੰਗੀਠੀ ਚੁਕ ਕੇ ਲਿਆਈ 
ਤੇ ਚਿਮਟੇ ਨਾਲ ਕੋਲੇ ਵਗੈਰਾ ਠੀਕ ਕਕਕੇਂ, ਉਸਨੇ ਚਾਹ 
ਲਈ ਪਾਣੀ ਰੱਖ ਦਿਤਾ । ੮ 

“ਗੀਤਾਂ _ਅਖਬਾਰ 'ਲਿਆਈ'” ਜ਼ਰਾ, _ਰਾਮ 
ਬਾਬ੍ਹ ਦੇ ਘਰੋ“ ।--ਕਮਲ ਨੇ ਆਪਣੀਆਂ ਮੰਜੋ 
ਡੇ ਲੱਤ ਪਸਾਰਦੇ ਹੋਂਝ ਕਿਹਾ । ਅਤੇ ਗੀਤਾ ਗੁਆਂਢ 
ਵਿਚੋਂ ਦੇ ਰਾਮ ਬਾਬੂ-ਦੇ ਘਰੋ ਅਖਬਾਰ ਮੰਗਣ-ਚਲੀ' 
ਗਈ 1 ਅਖਬਾਂਰ ਦਾ ਕਮਲ ਨੂੰ ਸ਼ੁਰੂ ਤੋਹੀ ਚਸਕਾ ਹੈ 1 
ਪਹਿਲਾਂ ਉਹ ਆਮਦ੍ਹਾ ਅਖਬਾਰ ਸੰਗ਼ਾਉੱਦਾ ਸੀ, ਖਰੰੜੂ 
ਨਿਰਮੂਲ, , ਨੂੰ ਇਹ ਚਾਜ਼ ਮੌਜ਼ ਰੁਪਏ ਮਹੀਨੇ ਦਾ ਖਰਚ 
ਬਿਲਕੁਲ ਥੋਲੌੜਾ ਲਗੁਦਾ ਸੀ ਅਤੇ ਹਰ ਵਕਤ ਉਸ ਨੂੰ 


ਟੌਕਦੀ ਰਹਿੰਦੀ ਤੋਂ ਹਰ ਰੋਜ਼ ਦੀ ਇਸ ਕਿਚਕਿਚ ਤੋਂ" ਡੰਗ 
ਆ ਕੇ ਕਮਲ` ਨੇ ਸੌਚਿਆ ਕਿ ਅਖਬਾਰ ਪੜ੍ਹਨ ਦੋ ਸੁਖ 
ਤੋਂ ਵੱਧ ਦੁੱਖ ਮਨ ਨੂੰ ਕਲੋਸ਼ ਨਾਲ ਹੁੰਦਾ ਹੈ । ਜੋ ਚਾਰ 
ਪੰਜ ਰੁਪਏ ਗੈਰ ਜ਼ਰੂਰੀ ਖਰਚੇ ਦੀ ਆੜ ਵਿਚ ਨਿਰਮਲਾ 
ਸਦਾ ਮਚਾਈ ਰੱਖਦਾ ਹੈ, ਹਾਰ ਕੇ ਉਸਨੇ ਅਖਬਾਰ 
ਮੰਗਵਾਉਂਣਾ ਹੀ ਛੱਡ ਦਿਤਾ ਅਤੇ ਉਹ ਸ਼ਾਮ ਨੂੰ ਆਪਣੇ 
ਗੁਆਂਢੀ ਰਾਮ ਬਾਬੂ ਦੇ ਘਰੋ' ਹ) ਅਖਬਾਰ ਮੰਗਵਾ ਕੇ 
ਪੜ੍ਹ _ਲੰ'ਦਾ ਹੈ । ਉਹ ਸਵਾਦ ਤਾਂ ਉਸ ਵਿਚ ਨਹੀ” 
ਰਹਿੰਦਾ ਜੌ ਸਵੈਰੌ ਸਵੇਰੇ ਚਾਹ ਦੀ ਪਿਆਲੀ ਨਾਲ ਤਾਜ਼ੇ 
ਤਾਜ਼ੇ ਅਖਬਾਰ ਦੇ ਅਣਖੁਲ੍ਹੀਆਂ ਪਰਤਾਂ ਵਿਚ ਖੋਲ੍ਹਣ 
ਵਿਚ ਆਉਦਾ ਸੀ । ਪਰ ਫਿਰ ਵੀ ਉਸਨੂੰ ਸੰਤੋਖ ਕਰਨਾ 
ਚੀ ਪਿਆ । 

ਰਸੋਈ ਦੇ ਦਰਵਾਜੇ ਦੇ ਕੋਲ ਬੈਠ ਕੈ ਸਿਰ ਨੀਵਾਂ 
ਕਰੀ ਆਲ੍ਹ ਡਿੱਲਦੀ ਹੋਈ ਨਿਰਮਲਾ ਵੱਲ ਕਮਲ ਥੋੜੀ 
ਦੇਰ ਇਕ ਟੱਕ ਦੇਖਦਾ ਰਿਹਾ ਅਤੇ ਫੈਰ ਪੁੱਛਣ ਲੱਗਿਆ 
--'"'ਅਜੇ ਕਿੱਥੇ ਹੈ” ਅਤੇ ਪੁੱਛਦੇ ਹੀ, ਉਸਨੂੰ ਲੱਗਿਆਂ 
ਕਿ.ਇਹ ਸਵਾਲ ਉਸ _ਨੈ ਫਜੂਲ ਵਿਚ ਰੀ ਕੀਤਾ ਕਿਉ” 
ਜਵਾਬ ਵਿਚ ਨ੍ਿਰਮਲ' ਨੇ ਜੌ ਕਛ ਕਹਿਣਾ ਹੈ ਉਹ ਤਾਂ 
ਉਸਨੂੰ ਪਤਾਂ ਹੀ ਹੈ। . 

ਨਿਰਮਲਾ ਜਿਵੇ ਸੱਚ ਮੁੱਚ ਹੀ ਇੰਤਜਾਰ ਕਰ 
ਰਹੀ ਸੀ--'ਕੀ ਪੜਾ ਕਿੱਥੋ ਹੈ । ਮੈਨੂੰ ਕੋਈ ਪੂਛ ਕੇ 
ਗਿਆਂ ਹੈ ਫਿਰਦਾ ਹੋਵੇਗਾ ਕਿਤੇ ਅਵ/ਰਾਗਿਰਦੀ ਕਰਦਾ 1 
ਘਰ ਵਿਚ ਥੌੜਾ ਉਸਦਾਂ ਮਨ ਲਗਦਾ ਹੈ । ਰੱਥ ਜਾਣੇ 
ਸਕਲ ਵਿਚ ਵੀਂ ਛੇ ਘੰਟੋਂ ਕਿਵੇ" ਫਿਕ ਕੇ ਬੈਠਦਾ 
ਹੋਵੇਗਾ । --ਪਰ ਤ੍ਰਹਾਨੂੰ ਕੀ ਫ਼ਿਕਰ ਹੈ । ਤਹਾਨੂੰ 
ਅਖਬਾਰ ਤੋ ਵਿਹਲ ਮਿਲੋ ਤਾਂ ਹੀ ਹੈ ਨਾ ! ਇਹ ਨਹੀ” 
ਬਈ ਦਫਤਰ ਤੋਂ` ਆ ਕੇ ਦੂੰ ਘੜੀਆਂ ਬੱਚਿਆਂ ਨੂੰ ਕੌਲ 
ਬਿਠਾਂ ਕੈ ਕੁਝ ਪੜ੍ਹਾ ਦੇਵਾਂ । ਆਏ ਤੈ ਆ ਕੌ ਅਖਬਾਰ 
ਖੋਹਲ ਕੇ ਬੈਠ ਗਏ ।...ਰਾਮ ਲਾਲ ਵੱਲ ਹੀ ਦੇਬੋ,ਬੈਠ 
ਕੇ ਬੱਚਿਆਂ ਨੂੰ ਪੜ੍ਹਾ ਰਿਹਾ ਹੋਂਵੇਗਾ ਅਤੇ ਸਾਂਡੇ ਬੱਚੇ ਨੇ 
ਕਿ ਗਲੀਆਂ ` ਵਿਚ ਫਿਰੰਢ ਨੇ ਆਵਾਰਾਗਰਦਾਂ ਵਾਂਗ ।' 

ਗੀਤ ਅਖਬਾਰ, ਲੈ ਆਈਂ ਸੀ । ਉਪਠ ਦੀਆਂ 
ਮੋਟੀਆਂ ਮੋਟੀਆਂ ਖਬਰ੍ਾਂ ਹਟ ਸਰਸਰੀ ਨਿਗ੍ਹਾ ਮਾਰਢੇ ਹੋਏ 

_ ਕਮਲ,ਨੋ ਕਿਹਾ, ' 'ਫਿਕਰ ਕਰਨ ਨੂੰ ਤਰ ਥੋੜ ਹੈ ? ਸਿ 
ਘੰਟੇ ਡੰਡਾ ਲੈ' ਕੇ ਪਿੱਛੋਂ ਪਈ ਰਹਿੰਦੀ ਹੈ” 
ਗਲੀ ਵਿਚ ਨਹੀ ਭੱਜਣਗੇ ਤਾਂ ਘਰ ਵਿਚ ਬੋਠਣਗੇ 
ਕੁੱਟ ਖਾਣ, ਨੂੰ !” 

--'ਹਾਂ, ਰਾਂ ਸੈ 'ਡਾਂ ਦ੍ਰਸ਼ਮਣ. ਹਾਂ ਇਹਨ! ਦੀ ਜੋ 
ਡੰਡਾ ਲੈ ਕੇ ਇਨਾਂ ਪਿਛੋਂ ਭੱਜੀ ਫਿਰਦੀ ਹਾਂ ਅਤੇ ਇਨ੍ਹਾਂ 
ਦਾ ਹੱ ਹਂਗਿਆ, ਮ੍ਰਤਿਆ ਧੋਣ ਲਈ.ਤ੍ਰਸੀ ਆ _ਜਾਂਦੋ ਹੋ 
ਦਫਤਰ ਤੋਂ! ਇਹ ਮੈ ' ਹੀਰਾਂ ਜੌਂ ਇਨ੍ਹੀ ਦੇਖਭਾਲ ਕੁਰਦੀ 


ਹਾਂ, ਤ੍ਰਹਾਡੋ ਪਿਛੋਂ ਤਾਂ ਇਹ ਕੁੱਤਿਆਂ ਮਗਰ ਫਿਰਦੋਂ ਹੁੰਦੇ” 

ਕਮਲ ਨੇ ਦੇਖਿਆ ਕਿ ਹੁਣ ਉਸਨੋਂ ਫੋਰ ਕ੍ਰਝ 
ਕਿਹਾ ਤਾਂ ਕਹਿਣ-ਸੁਨਣ ਚਾ ਇਹ ਸਿਲਸਲਾ ਰ੍ਰਕਣ 
ਵਾਲਾ ਨਹੀਂ । ਇਸ ਲਈ ਬਿਨਾਂ ਬੋਲਿਆਂ ਉਹ ਚੁੱਪ ` 
ਚਾਪ ਅਖਬਾਰ ਪੜ੍ਹਦਾ ਰਿਹਾ । ਪੈਕਟ ਵਿਚੇ” ਉਸਨੇ ਇਕ 
ਸਿਗਰਟ ਕੱਢ ਕੇ' ਜਲਾਈ ਅਤੇ ਕੋਲੋ ਖੜ੍ਹ ਗੀਤਾ ਨੂੰ 
ਪ੍ਰਛਣ ਲੱਗਾ, ਚਾਹ ਨਹ ਬਣੀ ਅਜੋ ?' ਉੜ੍ਰ ਵਿਚ ` 
ਗੀਤਾ ਮਾਂ ਵੱਲ ਦੋਖਣ ਲੱਗੀ ਅਤੇ ਹੱਥ ਵਿਚਲੇ ਆਲੂ 
ਤੇ ਚਾਕ੍ਹ ਬਾਲੀ ਵਿਚ ਪਟਕ ਕੇ ਨਿਰਮਲ ਕ੍ਰਿਝਦੀ ਉਠੀ 
ਅਤੋਂ ਅੰਗੀਠੀ ਤੋਂ ਪਏ ਉਬਲਦੇ ਪਾਣੀ ਵਿਕ ਚਾਹ ਪੱਤੀ 
ਪਾਈ । ਭਾਂਡਿਆਂ -ਦੇ ਖੜਕ ਨਾਲ ਉਸਦੇ ਬੜਬੜਾਉਣ 
ਦੀ ਆਵਾਜ ਬਾਹਰ ਤੱਕ ਆਉ ਦੀ ਰਹੀ । 

ਬੌੜੇ ਚਿਰ ਪਿਛੋ ਜਦ ਉਹ ਪਿਆਲੌ'ਵਿਚ ਚਾਹ 
ਪਾਕੇ ਲਿਆਈ ਤਾਂ ਕਮਲ ਇਹ ਦੇਖਕੇ ਹੈਰਾਨ ਹੋ ਗਿਆ 
ਕਿ ਅੱਜ ਪੁਰਾਣੇ ਹੈ'ਡਲ.ਦੇ ਬਰੌਰ ਪਿਆਲੇ ਦੀ ਥਾਂ ਨਵੇ” 
ਪਿਆਲੋ ਵਿਚ ਚਾਅ ਲਿਆਈ ਸੀ । ਇਕ ਹੈੱਥ ਨਾਲ 
ਪਿਆਲਾ ਫੜਦਿਆਂ ਨਿਰਮਲਾ ਦੋ ਮੂੰਹ ਵੱਲ ਦੇਖਦਿਆਂ 
ਉਸਨੇ ਪੁਛਿਆ ਅੱਜ ਉਸ ਪਿਆਲੌਂ ਨੂੰ ਕੀ ਹੋ ਗਿਆਂ ?' 

--'ਟੁਟ ਗਿਆ 

--'ਚਲੋਂ ਪਿੱਛਾ ਛੁੱਟਿਆ । ਏਲੋ ਦਿਨਾਂ ਤੋਂ 
ਕਮਬਖਤ ਬਗ਼ੈਰ ਹੈਡਲ ਦੇ ਪਿਆਲੋੇਂ ਵਿਚ ਚਾਹ ਪੀਣੀ 
ਪੈਦੀ ਸੀ ।' 

--ਹਾਂ, ਹਾਂ, ਤੁਹਾਡਾ ਤਾਂ ਪਿੱਛਾ ਛੁੱਟ ਗਿਆ । 
ਘਰ ਵਿਚ ਨੁਕਸਾਨ ਹੋ ਗਿਆ` ਅਤੋਂ ਇਨ੍ਹਾਂ ਨੂੰ ਖੁਸ਼ੀ ਹੋ 
ਰਹੀ ਹੈ । ਇਸ ਨੂੰ ਵੀ ਤੋੜ ਦਿਓ, ਹੋਰ ਫੀ ਤਿੰਨ 
ਪਿਆਲੋਂ ਪਏ ਹਨ ਅਲਮਾਰੀ ਵਿਚ, ਉਨ੍ਹਾਂ ਨੂੰ ਫੀ ਤੋੜ 
ਦਿਓ, ਇਕ ਵਾਰ ਹੀ ਪਿੱਛਾ ਛੁੱਟ ਜ'ਏ ।, 

'ਜਹੁਰੀਏ, ਕੀ ਸੈ" ਤੋੜ ਗਿਆ ਉਸਨੂੰ ਦਫਤਰ 
ਤੋਂ ਆ. ਕੋ ਜੋ ਮੋਰੋ ਪਿੱਛੋ ਪਈ ਹੈ' । ਆਪ ਹੀ ਭਾਵੇ" 
ਘਰ 'ਚ ਬੈਠੀ ਬੈਠੀ ਤੋੜ ਭੁੰਨ ਕਰਦੀ ਜ਼ਹੋ ਪਰ ਝ੍ਰਹਮਤ 
ਦੂਜਿਆਂ ਤੇ ਲਾਉ'ਦੀ ਹੈ ।' 

ਨਿਰਮਲਾ ਜਦ ਤਾਈ ਵਾਪਿਸ ਰਸੋਈ ਦੇ ਦਰ- 
ਵਾਜ਼ੇ ਕੋਲ ਜਾ ਬੈਠੀ ਸੀ । ਅਤੇ ਆਲੂ ਛਿੱਲਣ ਲੱਗ 
ਪਈੀ ਸੀ । ਉਥੰ” ਹੀ ਤੜਪ ਕੇ ਬੋਲੀ, 'ਮੈਂ ਤਾਂ ਜਾਣੀ 
ਸਾਰਾ ਦਿਨ ਭੌੜ ਭੌਨ ਹੀ ਕਰਦੀ ਰਰਿੰਦੀ ਹਾਂ । ਮੈ" ਹੀ: 
ਫਾਲਤੂ ਦਿਸਦੀ ਹਾਂ ਤਾਂ ਲਿਆ ਦਿਓ ਪੜੀ ਅਫੀਮ ਦੀ 
ਸਾਰਿਆਂ ਦਾ ਇਕ ਵਾਰ ਹੀ ਪਿੱਛਾ ਛੁੱਟ ਜਾਏ ।' ਇਹ/- 
ਕਹਿੰਦਿਆਂ ਉਸ ਦਾ ਗਲ ਭਰ ਆਇਆ । #ਠ 

ਅੱਖਾਂ ਉਸਦੀਆਂ ਅਖਬਾਰ ਤੇ ਟਿਕੀਆਂ ਸਨ?'ਪੁਰ 


“ਉਹ ਪ੍ਹੜ੍ਹ ਕਝ ਵੀ ਨਹੀ” ਰਿਹਾ ਸੀ4 'ਸਿਰ ਚੁੰਕ'ਕੇ' 


ਉਸਨੇ ਨਿਰਮਲਾ ਵੱਲ ਘੂਰ 'ਕੋ ਦੇਖਿਆ ''ਅਝੋਂ 'ਡ੍ਰੇਰ 


੨੯੧ ?”' 


27 


ਅਖਬਾਰ ਤੇ ਅੱਖਾਂ ਬੂਕਾਂ ਲਈਆਂ । ਉਹ ਬੁੜ ਬ੍ੜਾਇਆ 


“ਹਰ ਵਕਤ ਸਾਲੀ ਬਕਬਕ ਕਰਦੀ ਰਹਿੰਦੀ ਹੈ। ਇਕ 
` ਮਿੰਟ ਵੀ ਆਦਮੀ ਆਰਮ ਨਾਲ ਨਹੀਂ ਬੈਠ ਸਕਦਾ 


ਘਰ ।' ਅੜੇ ਊਂਹ ਫੇਰ ਅਖਬਾਰ ਵਿਚ ਮਨ ਲਗਾਉਣ ਦ ` 


ਕੋਸ਼ਿਸ਼ ਕਰਨ ਲੱਗਾ 1 

ਉਧਰ ਧੋਤੀ ਦੇ ਪੱਲੋਂ ਨਾਲ ਅੱਖਾਂ 'ਚ ਭਰ ਆਏ 
ਪਾਣੀ ਨੂੰ ਪੂੰਝਦੀ ਹੋਈ ਨਿਰਮਲਾ ਕਹੀ ਜਾ ਰਹੀ ਸੀ 
-'ਹਾਏ.ਰਾਮ ! ਫੁੱਟ ਗਈ ਕਿਸਮਤ ਮੌਰੀ ! ਚੌਵੀ ਘੰਟੇ 
ਵਿਕ ਕੰਬਖਤ ਔਲਾਦ ਤੋ ਗ੍ਰਹਿਸਥੀ ਵਿਚ ਦੇ ਪਿੰਛੋਂ ਧੰਦਾ- 
ਫੂਕੇ । ਕੀ ਮਜ਼ਾਲ ਕਿ ਇਕ ਮਿੰਟ ਵੀ ਆਰਾਮ ਮਿਲ 
ਜਾਏ ਸਰੀਰ ਨੂੰ । ਉਤੋਂ ਆਹ ਇਨਾਮ ਮਿਲਦਾ ਹੈ । ਸੌਂਨੋਂ 
ਵਰਗਾ ਸਰੀਰ ਜਲਾ ਕੇ ਖਾਕ ਕਰ ਦਿਤਾ ਇਸ.ਧੰਦੇ ਨੇ 
ਫੂਕ ਫਰਕ ਕੇ । ਦਰਦ ਦੇ ਮਾਰੋਂ ਹਰ ਵੋਲੋਂ ਸਰੀਰ ਦੋਂ 
ਟੁਕੜੇ ਹੋਏ ਰਹਿੰਦੇ ਨੇ, ਘਰ ਫਿਕਰ ਕਿਸਨੂੰ ਹੈ ਮੋਰੀ ! 
ਮੈ" ਤਾੰ ਇੰਸ ਨਿੱਜ ਹੋਈ ਅੰਲਾਦ ਦੇ ਮੂੰਹ ਵੱਲੀ ਦੇਖਦੀ 
ਹਾਂ, ਕਿਸ ਠਰਮ ਦੀ ਹੋਵੇਂ-ਕਿਸੋ ਸਿਰੋ ਲੱਗ ਜਾਏ, ਨਹੀਂ” 
ਮੇਰਾ ਕੀ ਹੈ ? ਇਕ ਸਾਹ ਦੇ ਪ੍ਰਾਣ ਨੇ, ਕਿਸੇ ਦਿਨ ਗਲ 
'ਚ ਰੱਸਾ ਪਾ ਲੂੰ ਤਾਂ ਸਾਰੇ ਦੇ ਸਾਰੋਂ ਬੰਨ੍ਹੇ ਜਾਵੋਗੇ । 

ਨਾ ਜਾਣੇ ਕਦ ਝੱਕ ਉਸਦੀ ਬੁੜ ਬੂੜ ਚਲਦੀ 
ਰਹੀ ਅਤੇ ਨਾ ਜਾਣੇ ਕਦ ਤੱਕ ਕਮਲ ਉਖੜੇ ਹੋਏ ਮਨ 
ਨਾਲ ਜ਼ੰਬਰਦਸਤੀ ਅਖਬਾਰ ਨਾਲ ਅੱਖਾਂ ਜੋੜਦਾ ਜਿਹ । 

ਰਾਤ ਦੇ ਗਿਆਰਾਂ ਵਜ ਚੁੱਕੇ ਸਨ । ਖਾ ਧੀ ਕੈ 
ਸਭ ਬੱਚੋ ਆਪਣੇ ਆਪਣੇ ਵਿਫ਼ੌਣੇ ਚ ਦੁਬਕ ਕੇ ਸੌ" ਗਏ 
ਸਨ । ਅੰਦਰ ਵਾਲੀ ਕੋਠੜੀ 'ਚ ਵਿਛੋ ਹੋਏ ਪਲੰਘ ਤੋਂ 
ਅਜੇ ਤੇ ਵਿਜੇ ਸੌ ਗਏ ਸਨ । ਬ'ਹਰ ਦੇ ਕਖ਼ਰੇ 'ਚ ਤਿੰਨ 
ਮੰਜੇ ਸਨ, ਇਕ ਤੇ ਇਕੱਲੀ ਗੀਤ!, ਇਕ ਤੋਂ ਰੀਤਾ ਤੋ 
ਸੀਤਾ ਇਕੱਠੀਆਂ ਸੌ ਗਈਆਂ ਸ਼ਨ , ਚੌਕੋਂ ਤੋਂ ਭਾਂਡੋ ਸਾਂਭ 
ਜਿਮਟ ਕੇ ਨਿਰਮਲਾ ਤੀਜੀ ਮੰਜੀ ੩. ਸੁੱਤੀ ਰੋਈ ਬਿੱਟੀ 


ਨਾਲ ਪੈ ਗਈ ਅਤੇ ਕਮਲ ਬਾਹਰ ਬਰਾਮਦੇ ਵਿਚ ਡਹੀ ` 


ਮੰਜੀ ਤੋਂ ਪੈ ਗਿਆ ਸੀ । 
ਇਕਦਮ ਖਾਮੌਜ਼ੀ ਛਾਈ ਹੋਈ ਸੀ। ਰ ਤ ਦੇ ਹਨੌਰੋਂ 
ਗੱਠਾਂ ਖੁਲ੍ਹ ਗਈਆਂ ਸਨ ਅੰਤੇ ਵ'ਤਾਵਰਣ ਦਾ 
ਤਣਾਂਅ ਢਿੱਲਾ ਪੈਂ ਗਿਆ ਸੀ ।.............-.-:-- 
..।'ਕੌਮ ਧੈਦਾ ਹੈ ਤਾਂ ਉਸਦੀ ਖਿੱਝ ਹੈ, ਬਾਲ ਬੱਚੇ ਹਨ 
ਤਾਂ ਤਾਂ ਉਨ੍ਹਾਂ ਦਾ ਰ੍ਣਾ ਧੋਣਾ ਹੈ, ਪਿਆਲੇ ਪਲੌਟਾਂ ਹਨ ਤਾਂ 
ਉਨ੍ਹਾਂ ਦ! ਟ੍ਰਟਣ' ਫੁਟਣਾ ਹੈ--ਇਹ ਸਭ ਹੈ ਤਾਂ ਇਹ 
ਸਭ ਜਿਵੇ' ਹੌਣਾ ਹੀ ਹੈ । ਜਿਵੇਂ" ਰਾਤ ਆਈ ਹੈ ਤਾਂ 
ਉਸਦੇ ਨਾਲ ਹਨੇਰਾ ਆਇਆ ਹੈਂ, ਖਮੋਸ਼ੀ ਆਈ ਹੈ, 
ਆਰਾਮ ਆਇਆਂ ਹੈ ਅਤੇ ਹੁਣ ਨੀਦ ਆਵੰਗੀਂ ਅਤੋਂ 
ਕੁਝ ਘੰਟਿਆਂ ਲਈ ਜਿਵੇ” ਸਟੋਜ ਤੇ ਪਰਦਾ ਡਿਗ 
28 


ਪਵੇਗਾ 1 
ਲੌਕਿਨ ਇਹ ਵੀ ਜਿਵੇ ਰਾਤ ਦਾ ਹੀ ਜਾਦੂ ਸੀ 
ਕਿ ਕਾਫੀ ਦੋਰ ਤੱਕ ਪਾਸੇ ਬਦਲਦੇਂ ਰਹਿਣ ਤੋਂ ਵੀ ਕਮਲ 
ਨੂੰ ਨੀਦ ਨਹੀਂ' ਸੀ ਆ ਰਹੀ । ਮਨ ਵਿਚ ਅਜੀਬ ਤਰ੍ਹਾਂ 
ਦੀ ਬੇਚੈਨੀ ਮੱਚ ਰਹੀ ਸੀ 1 ਆਖਰ ਉਸ ਨੇ ਆਵਾਜ਼ 'ਚ 
ਸੂਬਮਤਾਂ ਤੋ ਕੋਮਲੜਾ ਭਰ ਕੇ ਬ੍ਲਾਇਆ--. 
--ਨਿਰਮਲ ! 


ਆ ਰਹੀ । 

ਉਸਦੀ ਇਸ ਆਵਾਜ਼ ਦੀ ਕੋਮਲਤਾ ਅਤੇ ਪੈਰ 
ਦਬਾਉਣ ਦਾ ਅਰਥ ਨਿਰਮਲਾ ਚੰਗੀ ਤਰ੍ਹਾਂ ਜਾਣਦੀ ਹੈ । 

ਬੋਲੀ--ਹੁਣ ਅੱਜ ਰਹਿਣ ਦਿਓਂ, ਹਾ ਜ਼ੌਰ ਨਾਲ ਨੀਂਦ 
ਆ ਰਹੀ ਹੈ । ਗੁ 

-ਆ ਜਾ ਨਾ ਜ਼ਰਾ । ਸਾਰਾ ਸਗੀਰ ਦੁੱਖ ਰਿਹਾਂ 
ਹੈ। ਥੋੜ੍ਹਾ ਚਿਰ ਪੈਰ ਦਬਾ ਦਿੰਦੀ. ਤਾਂ ਨੀਂਦ ਆ ਜਾਂਦੀ । 

ਨਿਰਮਲ! ਅਲਸਾਈ-ਜਹੀ ਆਪਣੀ ਮੰਜੀ ਤੋ” 
ਉਠ ਕੇ ਕਮਲ ਦੀ ਪੈ'ਦ ਆ ਬੌਠੀ ਅਤੇ ਰਜ/ਈੀ ਦੇ ਅੰਦਰ 
ਹੱਥ ਕਰਕੇ ਹੌਲੀ ਹੌਲ] ਊਸ੍ਦੇਂ ਪੈਰ ਦਬਾਉਣ ਲੱਗੀ / 

--ਕਿਉਂ ਦੂਖਦਾ ਸਰੀਰ ਤੁਹਾਡਾ ? ਬਹੁਤ ਕੰਮ 
ਐੱ' ਦਫਤਰ -ਵਿਚ ? 

` --ਦਫਤਰ 'ਚ ਕੱਮ ਦੀ ਕ੍ਰਝ ਨਾ ਪੁੱਛ । ਸਾਰਾ 
ਦਿਨ ਇਕ ਮਿੰਟ ਵੀ ਸਿਰ ਚੁੱਕਣ ਦੀ ਵਿਹਲ ਨਹੀ” 
ਮਿਲਦੀ । ਕੁਰਸੀ ਤੇ ਬੈਠਿਆਂ ਬੰਠਿਆਂ ਕਮਰ ਦੂਹਰੀ ਹੋ 
ਜਾਂਦੀ ਹੈ।... ਪਰ ਕੰਮ ਤਾਂ ਤੈਨੂੰ ਵੀ ਬਹ੍ਤ ਰਹਿੰਦਾ ਹੈ 
ਨਾ ! ਚਕ ਜਾਂਦੀ ਹੋਵੇ'ਗੀ ਤੂੰ ਵੀ ਤਾਂ ) 

--ਮੌਰੀ ਬੜੀ ਫਿਕਰ ਹੈ ਤ੍ਰਹਾਨੂੰ ! 

--ਕਿਹੜੀਆਂ ਗੱਲਾਂ ਕਰਦੀ ਐੱ। ਤੂੰ ਤਾਂ ਮੋਰੀ 
ਪਿਆਰੀ ਨਿੰਮੋ ਰਾਣੀ ਹੈ” । ਰੱਥ ਜਾਣਦੈ, ਏਨੇ ਜਾਲ ਹੋ 
ਗਏ ਵਿਆਹ ਨੂੰ ਕੀ ਮਜ਼ਾਲ ਤੇਰੋ ਬਿਨਾਂ ਕਿਸੇ ਔਰੜ 
ਵੱਲ ਅੱਖ ਚੁੱਕ ਕੇ ਵੀ ਵੌਖਿਆ ਹੋਵੇ ।--ਅਤੇ ਇਹ 
ਕਹਿ ਕੇ ਕਮਲ ਨੇ ਹੱਥ ਵਧਾ ਕੇ ਨਿਰਮਲਾ ਨੂੰ ਆਪਣੇ 
ਵੱਲ ਖਿੱਚ ਲਿਆਂ । 

--ਮੰਨ ਵੀ ਜਾਇਆ ਕਰੋਂ ! ਹੁਣੇ ਬਿਟੀ ਜਾਗ 
ਪਵੇਂਗੀ'ਤਾਂ ਰੋਂ ਕੋ ਕੇ ਸਾਰਾ ਘਰ ਉਸ ਨੇ ਸਿਰ ਤੋਂ ਚੁੱਕ 
ਲੰਣੈ' ! 

`>-ਪਰ ਜਦ ਤਕ ਕਮਲ ਨੇ ਉਸਨੂੰ ਪ੍ਰੀ ਤਰ੍ਹਾਂ 
ਆਪਣੈ-ਨਾਲ ਲਿਟਾ ਲਿਆ ਜੀ 1 

--ਰੋਣ ਦੇਹ ਕੰਮਬਖਤ ਨੂੰ,--ਉਸਨੇ ਕਿਹਾ ਤੋ 


ਅਪਣੀਆਂ ਬਾਹਾਂ ਤੇ ਲੱਤਾਂ ਨਾਲ ਨਿਰਮਲਾ ਦੇ ਸਾਰੋਂ 
ਸ਼ਰੀਰ ਨੂੰ ਕੱਸ ਕੇ ਜਕੜ ਲਿਆਂ । 

ਨਿਰਮਲਾ ਦੀਆਂ` ਪਲਕਾਂ ਹੌਲੀ ਹੋਲੀ ਬੰਦ ਰੋ 
ਗਈਆਂ । ਉਸਦੇ ਮਨ ਤੋਂ ਇਕ ਨਸ਼ਾ ਜਿਹਾ ਛਾਈ ਜਾਂ 
ਰਿਹਾ ਸੀ ਅਤੇ ਸਰੀਰ ਦੀ ਸਾਰੀ ਪੀੜ, ਸਾਰ ਥਰੇਵਾਂ 
ਜਿਵੇ' ਉਜ ਨਸ਼ੇ ਵਿਚ ਡੁਬਦਾ ਜਾ ਰਿਹਾ ਸੀ । ਸਿੱਥਲ 
ਅੰਗਾਂ 'ਚ ਇਕ ਤਣਾਅ ਖੈਦਾ ਹੋ ਗਿਆ ਸੀ ਅਤੇ ਉਸ 
ਦੀਆਂ ਬਾਹਾਂ ਕਮਲ ਦੇ ਪਿੱਠ ਦੇ ਚਾਰੇ ਪਾਸੋ ਲਿਪਟ 
ਗਈਆਂ ਸਨ ਅਤੇ ਲਗਾਤਾਰ ਉਸ ਦੀ ਪਕੜ ਕਸਦੀਂ ਜਾ 
ਰਹੀ ਸੀ। 


--ਟੁਟਿਆ ਹੋਇਆ ਪਿਆਲਾ, ਜੂਠੇ ਭਾਂਡੋ ਅਤੇ 
ਮੈਲੇ ਕਪੜਿਆਂ ਦਾ ਢੌਰ, ਅਜੌ ਦੀ ਉਸ਼ੰਡਤਾ, ਕਮਲ 
ਦੰਆਂ ਗਾਲਾਂ, ਅਫੀਮ ਦੀ ਪੁੜੀ, ਗ੍ਰਹਿਸਥੀ. ਦੀਆਂ ਹੌਰ 


`ਅਨੈਕਾਂ ਪ੍ਰੇਸ਼ਾਨੀਆਂ ਅਤੇ ਆਪਣੀ ਢਹਿੰਦੀ ਹੋਈ ਸਿਹਤ 


ਸਬੋਧੀ ਉਸ ਦੀ ਚਿੰਤਾ--ਸਭ ਨਾਂ ਜਾਣੋ ਕਿਥੋਂ ਪਿੱਛੋਂ 
ਰਹਿ ਗਈਆਂ ਸਨ ਅਤੇ ਨਿਰਮਲਾ ਨੂੰ _ਲੱਗ ਰਿਹ ਸੀ 
ਜਿਵੇ' ਉਹ ਬੱਦਲਾਂ ਤੇ ਸਵਾਜ਼ ਹੋਂ ਕੇ 
ਆਕਾਸ਼ ਵਿਚ ਉਡਦੀ ਜਾ ਰਹੀ ਹੈ। ਕੌਣ ਜਾਣੇ ਉਸ 
ਉਪਜਾਊ ਮਿੱਟੀ 'ਚ ਇਕ ਹੌਜ ਨਵੀ' ਪਿਉ'ਦ ਦਾ ਬੀਜ 
ਜਨਮ ਪਿਆ ਸੀ । ੦੦ 


ਕਰਾਂਤੀਕਾਰੀ ਸਾਹਿਤ ਸਭਾ ਦੇ ਨੁਮਾਇ ਦਿਆਂ ਦੀ ਜਸਵੇਤ ਕੇਵਲ ਨਾਲ ਮੁਲਾਕ'ਤ 


ਪੰਜਾਬੀ ਦੇ ਨਾਵਲਕਾਰ ਜਸਵੰਤ ਕੋਵਲ ਬਾਰੇ 
ਸਾਹਿਤਕ ਅਤੇ ਰਾਜਨੀਤਕ ਹਲਕਿਆਂ 'ਚ ਛਿੜ ਵਾਦ 
ਵਿਵਾਦ 'ਚ ਹਿੱਸਾ ਪਾਉਣ ਲਈ ਕ੍ਰਾਂਤੀਕਾਰੀ ਸਾਹਿਤ 
ਸਭਾ ਪੰਜਾਬ ਨੇ, ਜਸਵੰਤ ਕੰਵਲ ਦੇ ਮੂਲਅੰਕਣ ਦੇ ਕਾਰਜ 
ਨੂੰ ਹੱਥ ਲਿਆ ਹੋਇਆ ਹੈ, ਇਸ ਕਾਰਜ ਨੂੰ ਵਧੇਰੇ 
ਸਾਰਥਕ ਅਤੇ ਹਕੀਕੀ ਬਣਾਉਣ ਦੇ ਇਰ'ਦੇ ਅਧੀਨ 
ਕੌਵਲ ਦੇ ਪੱਖ ਨੂੰ ਸਪਸ਼ਟ ਫੂਪ ਵਿਚ ਜਾਨਣ ਲਈ 
ਸਭਾ ਦੇ ਨ੍ਮਾਇੰ ਦਿਆਂ (ਕਰਮਜੀਤ ਜੋਗਾ, ਜਗਦੇਵ 
ਜਿੰਘ ਅਤੇ ਬਾਰਹ ਸਤਵਰਗ) ਨੇ 17-4-8੪ ਨੂੰ ਕੰਵਲ 
ਨਾਲ ਮੁਲਾਕਾਤ ਕੀਤੀ. ਮੁਲਾਕਾਤ ਦਾ ਸਾਰ੍ਹ-ਤੱਤ ਪੌਸ਼ 
ਹੈ, ਸਭਾ ਦਾ ਕੌਵਲ ਵਲੋ” ਪੌਸ਼ ਕੀਤੇ ਵਿਚਾਰਾਂ ਨਾਲ 
ਸਹਿਮਤ ਰੇਣਾ ਜ਼ਰੂਰੀ ਨਹੀ, ਇਹਨਾਂ ਵਿਚਾਰਾਂ ਨੂੰ ਅੰਤੇ 
ਕੰਵਲ ਦੀਆਂ ਲਿਖਤਾਂ ਅੰਦਰਲੇ ਵਿਚਾਰਾਂ ਨੂੰ ਸਭਾ 
ਆਉਣ ਵਾਲੇ ਸਮੋ" 'ਚ 'ਕੋਵਲ ਦਾ ਮੁਲਅੰਕਣ' ਨਾਉ” 
ਦੇ ਪਰਚੇ 'ਚ ਆਲੋਚਨ'ਤਮਕ ਪੁੱਖ ਲੈ ਰਹੀ ਹੈ. 
ਕ.ਸ. : ਕੇਵਲ ਜੀ ! ਤੁਹਾਡੀਆਂ ਲਿਖਤ' ਅਤੇ ਤੁਹਾਡੇ 
ਨਿੱਜੀ ਜੀਵਨ ਬਾਰੇਂ ਕਈ ਸਵਾਲ ਉਠ ਹਨ ਇਹਨਾਂ 
ਬਾਰੇ ਅਸੀ' ਕ੍ਰਾਂਤੀਕਾਰੀ ਸਾਹਿਤ ਸਭਾ ਵਲੋ” ਤੁਹਾਡਾ 
ਪੱਖ ਜਾਨਣ ਆਏ ਹਾਂ / 
ਜ. ਕੁ. : ਜੀ ਆਇਆਂ ਨੂੰ । 
ਕ. ਸ. : ਤੁਹਾਨੂੰ ਕਿਸ ਸਰੌਤਨੇ ਲਿਖਣ ਲਈ ਪ੍ਰੋਰਿਆ ? 
ਜ. ਕ. : ਮੈਨੂੰ 18-19 ਸਾਲ ਦੀ ਉਮਰ 'ਚ ਹੀਰ ਪੜ੍ਹਨ 
ਦਾ ਬਹੁਤ ਸ਼ੌਕ ਸੀ, ਉਦੋ' ਮੈੱ' ਮਲਾਇਆ ਵਿਚ ਸੀ. 
ਗੁਰੂ ਗੋਬਿੰਦ ਸਿੰਘ ਬਾਰੇ ਕਵਿਤਾ ਲਿਖਕੇ ਗਾਈ । 
ਉਸਤੋ ਮੇਰੀ ਵਾਹਵਾ-ਵਾਹਵਾ ਹੱਈ ਨੇ ਮੈਨੂੰ ਅਗਾਂਹ 


ਧੱਕਾਂ ਲਾਇਆ । ਉਨਾਂ ਦਿਨੀ ਇਕ ਸਾਥੀ ਮਿਲਿਆਂ ।' 


ਉਸਨੇ ਦੱਸਿਆ, ਤੂੰ ਲਗਾਂ ਮਾਤਰਾ ਨਹੀ ਗਿਣਦਾ 1 
ਮੈਨੂੰ ਅਹਿਸਾਸ ਹੋਇਆ ਮੈ ਪੜ੍ਹਾਈ ਛੱਡ ਕੇ ਮਾੜਾ 
ਕੰਮ ਕੀਤਾ । ਇਹ ਅਹਿਸਾਸ ਮੈਨੂੰ ਪਿੰਡ ਮੌੜ ਕੇ ਲੈ 


ਆਇਆ ਅਗਾਂਹ ਘਰੋਲ੍ਹ ਰਾਲਾਤ ਵਿਗੜ ਚੁਕੇ 
ਸਨ । ਸਾਨੂੰ ਭਰਾਵ' ਨੂੰ ਅੰਡ ਹੋਣਾ ਪਿਆਂ । ਥੋਡੀ 
ਨਵੇ" ਸਿਰਿਉ” ਸ਼ੁਰੂ ਕਰਨੀ ਪਈ । ਮੈਂ ਪੜ੍ਹ ਨਾਂ 
ਸਕਿਆ । ਪੜ੍ਹਨ ਦੀ ਥਾਂ ਲਿਖਣ ਵੱਲ ਮੌਰੀ ਲਗਨ 
ਵਧੱਦੀ ਗਈ । 

ਬ. ਸ. : ਅਸੀ' ਠੋਸ ਰੂਪ ਇਹ ਜਾਨਣਾ ਚਾਹੁੰਦੇ ਹਾਂ ਕਿ 
ਤ੍ਹਾਨੂੰ ਤੁਹਾਡੀ ਘਰੇਲੂ ਆਰਥਕ ਹਾਲਤ ਨੇ ਜਾਂ 
ਪਿਆਰ ਦੋ ਜਜ਼ਬੇਂ ਨੇ ਜਾਂ ਜ਼ਿੰਦਗੀ ਦੀ ਹੋਰ ਕਿਸੇ 
ਅਹਿਮ ਘਟਨ' ਨੇ ਲਿਖਣ ਲਈ ਪ੍ਰੋਰਿਆ ? 

ਜ. ਕੌ. ਗੱਲ ਧਾਰਮਕ ਜਜ਼ਬੇ ਤੋਂ ਸ਼ੁਰੂ ਕੀਤੀ । ਪਿਆਰ 


ਦਾ ਪੱਖ ਤਾਂ ਮੋਰ। ਜ਼ਿੰਦਗੀ 'ਚ ਉਦੋ ਉਭਰ ਕੈ: 


ਸਾਹਮਣੇ ਆਇਆ ਜਦੋਂ ਮੈ'` ਪਾਲੀ ਨਾਵਲ ਲਿਖ 
`ਰਿਹਾ ਸਾਂ । 
ਗ, ਸੋ. ਲੇਖਕ ਤੁਸੀ" ਕਿਹੜੇ ਕਿਹੜੇ ਪੜ੍ਹੇ ? 

: ਵਿਕਟਰ ਹਿਊਗੌ, ਮੋਰੀ ਸਕਾਣ, ਬਲਜ਼ਾਕ, 
` ਚਾਰਲਸ ਡਿਕਨਜ਼ ਅਤੇ ਗੋਰਕੀ । ਬਹੁਤੇ ਨਰਿੰਦਰ 
ਸੋਚ ਦੇ ਅਨੁਵਾਦ ਪੜ੍ਹੋ । 

ਕ.ਸ. ਰਾਤ ਬਾਕੀ ਨਾਵਲ ਤੋ ਹੀ. ਤ੍ਹਾਡੇ ਨਾਵਲ 
ਜਮਾਤੀ-ਜਦੋਂ' ਜਹਿਦ ਦਾ ਪ੍ਰਭਾਵ ਨਹੀਂ ਦੇਣ ਲੱਗੇ । 
ਜ. ਕੰ. ਹਾਂ ! 1947 ਤੋਂ' ਬਾਦ ਮੈਨੂੰ ਇੱਕ ਕਮਿਊਨਿਸਟ” 
ਮੌੌਡੇ ਨੇ ਇੱਕ ਲੀਫਲੰਟ ਦਿੱਤਾ । ਇਹ- ਲੀਫਲੌਟ 
ਪੜ੍ਹ ਕੈ ਮੈਨੂੰ ਉਸ ਠੱਗੀ ਦੀ ਸਮਝ ਆਈ ਜਿਹੜੀ 
ਠੱਗੀ ਆਜ਼ਾਦੀ ਦੇ ਨਾਉ' ਤੇ ਇਥੋਂ' ਦੇ ਲੋਕਾਂ ਨਾਲ 
ਵੱਜੀ । ਉਦੋਂ' ਮੈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕੀ 
ਕਮੋਟੀ ਦੀ ਨੌਕਰੀ ਕਰਦਾ ਹੁੰਦਾ ਸੀ । ਮੈਨੂੰ ਸ਼ਰੋਮਣੀ 
ਕਮੋਟੀ ਦੇ ਕਾਰ ਵਿਹਾਰ ਨਾਲ ਘਿਰਣਾ ਜਿਹੀ ਹੌ 
ਗਈ । ਇਸ ਘਿਰਣਾ ਨੂੰ ਮੈਂ "ਅਸਤੀਫਾ" ਕਰਾਣੀ 
`ਚ ਪਰਗਟ ਕੀਤਾ ਇਸ ਕਹਾਣੀ ਨੂੰ ਨੂੰ ਅਸਤੀਫੇ ਦੇ ਰਪ 

'ਚ ਦੇ ਕੇ ਮੈਂ ਸ਼ਰੋਮਣੀ ਕਮੋਟੀ ਦੀ ਨੌਕਰੀ ਛੰਛ ਦਿੱਤੀ 

29 


ਕੌ ਉੱਚੀ ਉੱਚੀ. 


ਜ. ਸ. ਤੁਹਾਡਾ 1947 ਤੋਂ' ਬਾਦ ਇਥੋਂ' ਦੀ) ਕਮਿਊਨਿਸਟ 


ਪਾਰਟੀ ਨਾਂਲ ਕੋਈ ਨੋੜਤਾ ਸੰਬੰਧ ਹੋਇਆ ? 


ਜ. ਕੰ. ਹਾਂ ! ਮੋਰੋ ਉਪਰ ਰੂਸੀ-ਚੀਨੀ ਇਨਕਲਾਬ ਦਾ 


ਪ੍ਰਭਾਵੁਂ ਪਿਆ । ਲਾਲ ਪਾਰਟੀ ਦੇ ਆਗੂ ਤੇਜਾ ਸਿੰਘ 
ਸੁਤੌਤ੍ਰ ਨਾਲ ਤਾਂ ਮੋਰਾ ਸਿਧਾ ਸਬੰਧ ਹੀ ਜੁੜ ਗਿਆ 
ਸੀ । 


ਜ. ਸ. ਸ੍ਰਤੰਤਰ ਨੰ ਅਤੇ ਕਮਿਉਨਿਸਟ ਪਾਰਟੀ ਦੇ ਦੂਸਰੇ 


ਆਗੂਆਂ ਨੇ ਤੁਹਾਡੇ ਦ੍ਰਿਸ਼ਟੀਕੋਣ ਨੂੰ ਮਾਰਕਸਿਸਟ 
ਬਨਾਉਣ 'ਚ ਕੇਂਈ ਸ਼ਹਿਯੋਗ ਦਿੱਤਾ ? 


ਜ. ਕੇ, ਬੱਸ ਐਵੇ ਨਾ ਮਾਤਰ ! ਸੁਤੰਤਰ ਨੂੰ ਉਸ 


ਸਮੋ ਬਹੁਤਾ ਸਮਾਂ ਹੀ ਨਹੀ ਸੀ ਮਿਲਦਾ । 
“ ਦੂਸਰਿਆਂ ਨੇ ਕੋਈ ਐਨਾ ਬਹੂਤਾਂ ਧਿਆਨ ਨਹੀਂ 
ਦਿੱਤਾ 1 


ਬ. ਸ ਤੁਹਾਡੇ ਦੱਸਣ ਮੁਤਾਬਕ, 1947 ਤੱ“ ਬਾਦ ਹੀ 
ਤੋਸੀ' ਖ਼ਾਰਕਸਵਾਦੀਂ ਫਲੀਸਫੋਂ` ਵੇਂ ਪ੍ਰਭਾਵ ਹੋਠ ਆ 


ਗ੍ਰਟੋ ਸੀ । ਅਤੇ-ਇਸ ਫਲਸਫੇ ਅਨੁਸਾਰ `ਤੁਹ'ਡੀ 
, ਜੋਡੰਨਤਾ ਵਿਕਸਿਤ ਹੋਣੀ ਸ਼ੁਰੂ ਹੋ ਗਈ ਸੀ ਪਰ ਫੋਰ 
ਵੀ ਤ੍ਰਹਾਡ੍੍‌ ਬਾਦ ਦੇ ਨ੍ਰਫ਼ੌਲਾਂ 'ਚ ਜਮਾਤੀ ਜੱਦੋ 
ਜਹਿਦ ਵਿਕਸਿਤ ਰ੍ਰਪ 'ਚ ਧੁਰਾ ਬਣਦੀ.ਰਹੀ ਕਦੇ” 
ਤੇਂਸੀਂ 'ਰਾਤ ਬਾੜੀ ਹੈ' ਨਾਵਲ ਲਿਖਿਆ ਕਦੋਂ 
ਰਖ _ਧਾਰ)'` ਅਤੇ 'ਬਰਫ ਦੀ ਯੁੱਗ' ਨਾਵਲ 
ਲਿਖਿਆ 1 ਕਦੇ: ਲਹੂ ਦੀ ਲੋਅ ਲਿਖਿਆ ਕਦੇ 
ਮਨੁੱਖਤਾ ਕਦੇ-ਸੌੜਾ-ਲਿਖਿਆ, ਜਦ੍ਰੋ` ਤੁਸੀ ਰੂਪ ਧਾਰਾ 
ਜਾਂ ਬਰਫ਼ ਦੀ ਅੱਗ ਜਿਹੋ ਰੁਮਾਂਟਿਕ ਨ'ਵਲ ਲਿਖੋ, 
ਕੀ ਉਸ ਸਮੋ ਕਿਸੇ ਨਾਂ ਕਿਸ ਪੱਧਰ ਤੇ ਜਮਾੜੀ 
-ਜੱਦੋ-ਜਹਿਦ ਮੌਜ਼ੂਦ ਨਹੀ ਸੀ ? 


ਜ. ਕੌ ਬਈ ! ਬਰਫ਼ ਦੀ ਅੱਗ ਨਾਵਲ ਤਾਂ ਇਥੋ ਦਾ ਹੈ 


ਈ ਨਹੀ' । ਇਹ ਇੰਗਲੈਂਡ. ਦਾ ਹੈ । ਇਸ ਨਾਵਲ 
ਚ ਮੈਂ-ਪਦਾਰਥਵਾਦ ਅਤੇ ਅਧਿਆਤਮਵਾਦ ਅੰਦਰਲੇ 
ਟਕਰ!ਅ ਨੂੰ ਖੋਜ਼ ਕੀਤਾ ਹੈ । ਨਾਲੋ ਸਦਾਂ ਲੇਖ਼ਕ ਦੀ 
ਚੇਤਨਤਾ ਚ ਸਿਆਸਤ ਦ! ਨਹੀ” ਖੈ'ਦਾ ਰਹਿੰਦ: 
ਕਈ ਵ਼ ਸਭਿਆਚਾਰ_ ਦਾ ਪ੍ਰਭਾਵ ਵੀ ਭਾਰ੍ਹ ਰੋ 
ਸਕਦਾ ਹੈ । , 


ਜ.ਪ. ਕੇਵਲ ਜੰ ! ਇਸ` ਗੱਲ, 'ਚ.ਕੋਈ ਸ਼ੱਕ ਨਹੀ 


ਕਿ ਤ੍ਰਧਾਡੀ,ਲੋਖ਼ਣੀ 'ਚ ਇਕਸਾਰਤਾ ਅਤੇ ਲੜ੍ਹੀਬੱਧਤ 
ਦੀ ਘਾਟ ਮੌਜੂਦ ਹੈ ਜਿਵੇਂ -.ਤੁਹਾਡੋ ਕਹਾਣੀ ਸੰਗ੍ਰਹਿ 
“ਕੰਡੇ” ਚ ਇੱਕ ਕਹਾਣੀ ਹੈ ਬੁਢੇ ਕਾਮਰੋਡ ਦੀ । 
ਉਸ ਕਾਮਰੇਡ ਨੂੰ ਸੀ" ਇੱਕ ਪਾਸ਼ੇ ਕਮਿਊਨਿਸਟ 
ਪਾਰਟੀ ਦੇ ਮੈਬਰ ਵਿਖਾਇਆ ਹੈ ਦੂਸਰੇ ਘਸ਼੍ੋ ਉਸ 
ਸਮੇ ਅਕਾਲੀਆਂ ਵੱਲੋ ਚਲਾਏ ਜਾ ਰਹੋ ਮੌਰਚੇ 'ਚ 
ਸਰਗਰਮ ਰੋਲ ਅਦਾ ਕਰਦਾਂ ਵਿਖਾਇਆ:ਹੈ,। 


ਜ. ਕੰ. :-ਬਈ ਠੀਕ, ਚੇ. ਉਹ ਬੁੱਢਾ” ਕਾਮਰੇਡ,ਮੋਰਚੇ £ਚ 
30 


ਜਾਂਦੇ, ਪਰ ਜੇ ਕਮਿਊਨਿਸਟ ਪਾਰਟੀਆਂ ਕੁਝ ਕਰਨ 
ਨਾਂ ਤਾਂ ਫੋਰ ਲੌਕ ਕਿਧਰ ਜਾਣ । 


ਜ. ਸ. : ਫੌਰ ਤੁਸੀ" ਕਮਿਊਨਿਸੋਟ ਪਾਰਟੀ ਦੀ ਗ਼ਲਤ 


ਲਾਈਨ ਨੂੰ ਨੰਗੀ ਕਿਉ' ਨਾ ਕੀਤਾ ? ਆਪ-ਮ੍ਹਾਰਤਾ 
ਦੇ ਰੁਝਾਣ ਨੂੰ ਹੱਲਾ-ਸ਼ੇਰੀ ਕਿਉ" ਦਿੱਤੀ ? 


ਜ ਕੰ. : ਲਾਈਨ ਨੰਗੀ ਕਰਨ ਦੇ ਮੈ ਸਮਰੱਥ ਨਹੀਂ' ਸੀ॥ 
ਬ, ਸ. : ਆਰਥਕਤਾ ਅੰਦਰਲੇ ਵਿਰੋਧ ਤੋ“ ਇਲਾਵਾ 


ਕੰਵਲ ਜੀ ! ਰਾਜਨੀਤੀ ਅਤੇ ਸਭਿਆਚ'ਰ ਅੰਦਰਲੇ 
ਵਿਰੋਧ ਨੂੰ ਸਮਝਿਆ ਜਾ ਸਕਦਾ ਹੈ ? 


ਜ. ਕੰ : ਬਿਲਕੁਲ ਨਹੀ' ਸਮਝਿਆ ਜਾ ਸਕਦਾ, 
ਬ.ਸ. :ਫੋਰ ਜੋ ਕੋਈ ਫਿਰਕੇ ਜਾਂ ਧਰਮ ਆਦਿ ਨੂੰ 


ਆਧਾਰ ਬਣਾ ਕੇ ਕੌਈ ਘੋਲ ਲੁੜਦਾ ਹੈ ਜਿੰਵੇ' ਅੱਜ' 
ਅਕਾਲੀ ਪਾਰਟੀ ਲੜ ਰਹੀ ਹੈ ਤਾਂ ਤ੍ਰਸੀ' ਇਸ 
ਲੜਾਈ ਨੂੰ ਕੀ ਸਮਝਦੇ ਹੋ ? 


ਜ. ਕੰ. : ਸਹੀ ਮੰਗਾਂ ਨਾਲ ਲੋਕਾਂ ਨੇ ਜਾਣਾ । ਜੋ ਲੌਖਕ 


ਲੌਕਾਂ ਨਾਲ"ਨਹੀ' ਜਾਂਦਾ ਤਾਂ ਉਹ ਲੌਕਾਂ` ਨਾਲ" ਟੁੱਟ. 
ਜਾਉ । ਨਿਰਾ ਪਾਰਟੀ ਨਾਲ ਖ਼ੜਾ ਰਹੂ ।_ਪਾਂਰਟੀ 
ਵੀ ਉਹ ਜਿਸ ਤੋਂ' ਕਝ ਹੋ ਨਹੀ" ਰਿਹਾ । ਲੋਕ ਜੇ 
ਗ਼ਲਤ ਵੀ ਕਰਦੇ ਐਂ ਤਾਂ ਉਹਨਾਂ ਨਾਲ ਖੜਨਾ 
ਚ'ਹੀਦਾ। 


ਬ. ਸ. : ਲੇਖਕ ਨੂੰ ਲੋਕਾਂ ਦੇ ਨਾਲ ਗ਼ਲਤ ਲਾਈਨ 


(ਜਿਹੜੀ ਲੌਕਾਂ ਨੂੰ ਭਰਾ ਮਾਰ ਲੜਾਈ ਵੱਲ ਲੈ ਜਾ 
ਰਹੀ ਹੈ) ਨੂੰ ਲੌਕਾਂ 'ਚ ਨੰਗੀ ਕਰਨ ਲਈ ਖੜਨਾਂ 
ਚਾਹੀਦਾ ਹੈ ਜਾਂ ਨਿਰੋਲ ਦਰਸ਼ਕ ਵਜੋ ਖੜਨਾ 
ਚਾਹੀਦਾ ਹੈ । 


ਜ. ਕੰ- : ਉਹਨਾਂ (ਅਕਾਲੀਆਂ ਅਤੇ ਅੱਤਵਾਦੀਆਂ) ਦੀ 


ਗ਼ਲਤ ਲਾਇਨ ਦੀ ਮੰ" ਕਦੇ ਹਮਾਇਤ ਨਹੀ" ਕੀਤੀ, 
ਮੈ ਹਮੌਸ਼ਾ ਕਹਿੰਦਾ ਰਿਹਾ ਹਾਂ` ਕਿ ਮੈਂ ਇਹਨਾਂ ਵਲੋ” 
ਪੰਜ'੩ ਢੇ ਵੱਧ ਅਧਿਕਾਰਾਂ ਦੀਆਂ ਉਠਾਈਆਂ ਮੰਗਾਂ 
ਦੀ ਹਮਾਇਤ ਕਰਦਾ ਹਾਂ, ਲੇਕਿਨ ਮੋਰੀ ਰਾਜਨੀਤੀ 
ਉਨ੍ਹਾਂ ਨਾਲੋ" ਵੱਖਰੀ ਹੈ । 


ਬ. ਸ. : ਸਭਿਆਚਾਰ ਦੈ-ਵਿਕਾਸ ਬਾਰੇ ਤੁਹਾਡੀ ਕੀ 


ਧਾਰਨਾ ਹੈ ? 


ਜ. ਕੰ. : ਆਰਥਿਕ ਪੱਖੋਂ ਜਿਰੜੀ ਯ੍ਰਨਟੀ (ਇਕਾਈ) 


ਇਸ ਖੇਤਰ "ਚ ਜਿਉ ਰਹੀ ਐ ਅਤੇ ਕੰਮ ਕਰ ਰਹੀ 
ਹੈ । ਉਹਨਾਂ ਦਾ ਨਾਲ ਦੀ ਨਾਲ ਸਭਿਆਚਾਰਕ 
ਵਿਕਾਸ ਵੀ ਹੋ ਰਿਹਾ ਹੈ । ਗੱਲ ਇਹ ਐ ਇਥੋਂ' ਦੇ 
ਬਹੁਤ ਸਾਰੇ ਹਿੰਦ ਤਬਕੇ ਨੇ ਪੰਜਾਬੀ ਨੂੰ ਮਾਤ-ਭਾਸ਼ਾ 
ਮੰਨਣੌ' ਨਾਂਹ ਕਰ ਦਿੱਤੀ ਐ । ਬਾਹਰਲੀ ਲੱਥਰ, 
ਭੱਠਿਆਂ ਦੀ, ਸੜਕਾਂ ਦੀ 'ਖੋਤਾਂ ਦੀ ਜਿਸ ਤਰ੍ਹਾਂ 
ਬਾਹਰੋ'-ਲਿਆਂਦੀ ਜਾ-ਰਹੀਐ; ਛਾਉਣੀਆਂ ਪਾ ਪਾ 
ਕੇ ਇਥੋਂ” ਦੇ ਪੰਜਾਬੀਆਂ ਨੂੰ `ਬਾਂਹਰ ਧੱਕਿਆ ਜਾਂ 


ਜ਼, 


ਰਿਹਾ ਹੈ । ਇਸ ਤਰ੍ਹਾਂ ਦਿਨੋ ਦਿਨ ਇਥੇ ਗੈਰ ਪੰਜਾ- 
ਬੀਆਂ ਦੀ ਗਿਣਤੀ ਵੱਧਦੀ ਜਾ ਰਹੀ ਐਂ ਅਤੇ 
ਪੰਜਾਬੀਆਂ ਦੀ ਗਿਣਤੀ ਘਟਦੀ ਜਾ ਰਹੀ ਹੈ । 
ਮੈਂ ਇਸ ਗੱਲ ਦੀ ਪੀੜ ਮੰਨਦਾ ਹਾਂ ਜੋ ਸਾਡੋ ਕੌਲ 
ਪੰਜਾਬੀ ਜ਼ਬਾਨ ਨਹੀ ਰਹਿਣੀ । ਪੰਜਾਬੀਅਤ ਹੀ 
ਨਹੀ' ਰਹਿਣੀ ਤਾਂ ਸਾਡਾ ਜਿਉਣਾ ਬਿਲਕ੍ਰਲ ਵੱਖਰਾ 
ਹੋ ਜਾਵੇਗਾ । ਮੈ" ਪੰਜਾਬੀ ਹੋਂਣ ਦੇ ਨਾਤੇ ਪੰਜਾਬੀਅਤ 
ਨੂੰ ਜਿਊ'ਦਾ ਰੱਖਣਾ ਚਾਹੌਦਾ ਹਾਂ । 


. ਸ. : ਭਲਾ ਕੌਵਲ ਜੀ ! ਜਦ ਅੱਜ ਪੈਦਾਵਾਰੀ 


ਸ਼ਕਤੀਆਂ ਅਤੇ ਸਮਾਜ ਦੀ ਪੈਂਦਾਵਾਰੀ ਮਿਹਨਤ ਦਾ 
ਵਿਕਾਸ ਸੰਸਾਰ ਪੱਧਰ ਤੇ ਹੋ ਚੁੱਕਾ ਹੈ ਤੇ 
ਵਿਕਾਸ ਦੀ ਇਸ ਪ੍ਰਕ੍ਰਿਆ ਨਾਂਲੌ` ਸੰਸਾਰ ਦੀ ਕੋਈ 
ਵੀ ਆਰਥਿਕ ਇਕਾਈ ਅਤੇ ਸਾਡੋਂ ਪੰਜਾਬ ਦੀ 
ਆਰਥਕ ਇਕਾਈ ਟੁੱਟੀ ਹੌਂਈ ਨਹੀ” ਡਾਂ ਫੋਰ 
ਸਭਿਆਚਾਰਕ ਇਕਾਈ ਆਪਣੀ _ਮੌਲਿਕਤ' ਦੀ 
ਸੀਮਾ 'ਚ ਵਿਕਾਸ ਕਿਵੇ ਕਰ ਸਕਦੀ ਹੈ ? ਫੇਰ 
ਇਸ ਨੂੰ ਤੁਸੀ' ਕੀ ਸਮਝਦੇ ਹੋ, ਜਿਤਨਾ ਵਿਦੇਸ਼ੀ 
ਸ਼ਬਦਾਂ ਨੂੰ (ਜਿਹੜੌ ਆਪਣੀ ਵਸਤਰ ਦੇ ਪ੍ਰਤੀਕ ਹਨ) 
ਤੁਸੀ ਵੀ, ਅਸੀਂ` ਵੀ ਤੇ ਦੂਸਰੇ ਲੋਕ ਵੀ ਜਾਂ ਪੰਜਾਂਬੀ 
ਦਾ ਸ਼ਬਦ ਕੌਸ਼ ਵੀ ਹਜ਼ਮ ਕਰ ਰਿਹਾ ਹੈ । ਟਰੈਕਟਰ, 
ਕੰਬਾਈਨ, ਲੇਬਰ ਜਿਹੋ ਹੋਰ ਬੇਅੰਤ ਸ਼ਬਦਾਂ ਦੀਆਂ 
ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ 1 


. ਸੈ. : ਕਵਲ ਜੀ ! ਜਿਵੇਂ ਗੁਰਦਾਸ ਮਾਨ ਦਾ ਗੀਤ 


ਹੈ 'ਘੱਗਰੇ ਵੀ ਗਏ, ਫੁਲਕਾਰੀਆਂ ਵੀ ਗਈਆਂ । 
ਕੀ ਘੱਗਰਿਆਂ ਦੀ ਥਾਂ ਅੱਜ ਵਿਦੇਸ਼ੀ ਸਾੜੀਆਂ ਨੇ 
ਨਹੀ" ਲਈ ਹੋਈ ? ਫ੍ਰਲਕਾਰੀਆਂ ਦੀ ਥਾਂ ਵਿਦੇਸ਼ੀ 
ਸ਼ੌਲਾਂ ਨੇ ਨਹੀ" ਆ ਮੱਲੀ ? 


. ਕੰ. : ਬਈ ! ਇਹੋ ਤਾਂ ਗੱਲ ਮਾੜੀ ਐ । ਸ਼ੋ ਪੰਜਾਬੀ- 


ਅਤ ਨੂੰ ਜਿਉ'ਦਾ ਰੱਖਣਾ ਚਾਹੁੰਨਾ--ਤੁਹਾਨੂੰ ਪੰਜਾਬੀ- 
ਅਤੇ ਦੇ ਸੰਕਲਪ ਨੂੰ ਸਮਝਣ ਲਈ ਹੌਰ ਪੜ੍ਹਨਾ 
ਚਾਹੀਦੈ । 

ਸ. . ਕੰਵਲ ਜੀ ! ਪਿੱਛੇ ਤੁਸੀ' ਇਹ ਵਿਚਾਂਰ ਪ੍ਰਗਟ 
ਕੀਤਾ ਸੀ ਕਿ ਭਈਏ ਸਾਡੇ ਕਲਚਰ ਨੂੰ ਖਰ'ਬ 
ਕਰਦੇ ਨੇ ? 

ਸ. : ਫੋਰ ਤੁਹਾਡੀ ਸਮਝ ਮੁਤਾਬਕ ਤਾਂ ਅਸੀ` ਵੀ 
ਭਈਆਂ ਦੋ ਕਲਚਰ ਨੂੰ ਖਰਾਬ ਨਹੀ” ਕਰਦੇ ? ਜਿਵੇ 
ਅਸੀ' ਵੇਖਦੇ ਹਾਂ ਕਿ ਭਈਆਂ ਤੇ ਸਾਡੀ ਬੋਲੀ ਰਹਿਣ 
ਸਹਿਣ ਅਤੇ ਖਾਣ-ਪੀਣ ਆਦਿ ਦਾ ਪ੍ਰਭਾਵ ਪੈ 
ਰਿਹਾ ਹੈ । ` 


. ਕੰ. : ਤਕੜੇ ਸਭਿਆਚਾਰ ਦਾ ਪ੍ਰਭਾਵ ਪਛੜਿਆ 


ਸਭਿਆਚਾਰ ਅਕਸਰ ਕਬੂਲ ਹੀ ਲੰਦਾ ਹੈ । 


, ਸੰ. : ਕੰਵਲ ਜੀ ! ਅਜੋਕੇ ਪੰਜਾਬੀ ਸਭਿਆਚਾਰ 


ਅਨੁਸਾਰ, ਜਿਸ ਉਮਰ 'ਚ ਤਰਸੀ ਡਾ, ਜਸਵੰਤ ਗਿੱਲ 


ਨਾਲ ਵਿਆਹ ਕਰਵਾਇਆ ਹੈ ਇਸ ਉਮਰ ਦੇ 
ਵਿਆਹ ਨੂੰ ਪੰਜਾਬੀ ਲੋਕ ਠੀਕ ਨਹੀ" ਸਮਝਦੇ । ਇਸ 
ਬਾਰੇ ਤੁਹ'ਡ' ਕੀ ਵਿਚਾਰ ਹੈ 1 


'ਜ. ਕੰ : ਬਈ । ਮੈ' ਇਸ ਗੱਲ ਨੂੰ ਬਹੁਤ ਛੋਟੀ ਗੱਲ 


ਸਮਝਦਾ ਹਾਂ 1 ਸੈਂਟਲ ਲੰਢਲ (ਮਾਨਸਿਕ ਬਰਾਬਰਤਾ) 
ਨੂੰ ਮੈਂ ਅਹਿਮ ਸਮਝਦਾ ਹਾਂ । ਬਾਕੀ ਮੇਰੇਂ ਅਤੇ ਡਾ. 
ਗਿੱਲ ਦੇ ਸਬੰਧ ਪ੍ਰਾਣੇ ਸਨ । ਇਹ ਜੋ ਮੋਰੀ ਜ਼ਿੰਦਗੀ 
ਵਿਚ ਨਾਂ ਅਉੱਦੀ ਤਾਂ ਸ਼ਾਇਦ ਮੈ" ਇੰਨਾ ਕੁਝ 
ਨਾ ਲਿਖ ਸਕਦਾ । ਮੌਰੋ ਲਖਕ ਬਨਣ 'ਚ ਇਹਨਾਂ” 
ਦਾ ਮਹੱਤਵ ਪ੍ਰਰਨ ਰੋਲ ਹੈ 1 ਸਾਡੇ ਸਾਰੇ ਪ੍ਰਵਾਰ 'ਚ 
ਆਪਸੀ ਪ੍ਰਰਾ ਸਹਿਯੋਗ ਹੈ । 


`ਬ ਸ. : ਪਛੜੇ ਜਗੀਰੂ ਯੁਗ ਅੰਦਰ ਜ਼ੱਲੀ ਜਮਾਤੀ 


ਜੱਦੋ ਜਹਿਦ ਦੀ ਤਰਜਮਾਨੀ ਫਿਲਾਸਫ਼ੀ ਅਰਥਾਤ 
ਗੁਰਬਾਣੀ ਆਦਿ ਦੀ ਰੌਸ਼ਨੀ ਰਾਹੀ' ਅਜੋਕੇ ਸਾਮਰਾਜ- 
ਵਾਦੀ ਪ੍ਰਬੋਧ ਨੂੰ ਸਮਝਿਆ ਜਾ ਸਕਦਾ ਹੈ ? ਅਤੇ 
ਇਸ ਪ੍ਰਬੋਧ ਦੀ ਖੂਰਾ ਖੌਜਾ ਮਿਟਾਉਣ ਵਾਲੀ ਜਮਾਤੀ 
ਜਦੋਂ ਜਹਿਦ ਅਗਾਂਹ ਵਧਾਈ ਜਾਂ ਸਕਦੀ ਹੈ ? 


ਜ. ਕੰ. : ਜਗੀਰ੍ਹ ਯੁੱਗ ਦੀ ਤਰਜਮਾਨ ਫਿਲਾਸਫੀ ਇਹ 


ਕਾਰਜ ਨਹੀ' ਕਰ ਸਕਦੀ । ਇਸ ਕਾਰਜ ਨੂੰ ਅਜੋਕੇ 
ਯੁੱਗ ਦੀ ਸਾਇੰਟੇਫਿਕ ਬਿਊਰੀ ਹੀ ਪੂਰਾ ਕਰ 
ਸਕਦੀ ਹੈ । 


ਜ. ਸ. : ਪਰ ਕੌਢਲ ਜੀ ! ਤੁਸੀ" ਆਪਣੇ ਨਾਵਲ ਮੌੜਾਂ 


੨ ੬. 


ਦੇ ਪਾਤਰ ਗਿਆਨੀ ਜੀ ਦੋ ਮੂੰਹੋਂ ਵਾਰ ਵਾਰ ਇਹ 
ਉਪਦੇਸ਼ ਦਿਵਾਇਆ ਹੈ ਕਿ ਤੁਸੀ' ਬਾਹਰਲਾ ਸਿਧਾਂਤ 
ਕਿਉ ਚੁੱਕੀ ਫਿਰਦੇ ਹੋ । ਤਰਸੀ" ਆਪਣਾ ਇਤਿਹਾਸ 
ਕਿਉ” ਨਹੀਂ ਲੈਦੇ, ਤ੍ਸੀ' ਮਾਰਕਸ, ਏ'ਗਲਜ 
ਲੈਨਿਨ, ਸਟਾਲਨ ਤੋਂ ਮਾਓ ਨੂੰ ਚੁੱਕੀ ਫਿਰਦੋ ਹੋ । ਤੁਸੀ 
ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਨੂੰ ਕਿਉ” ਨਹੀ" 


ਲੈਦੇ ? 
ਬ. ਸ. : ਮਾਰਕਸਵਾਦ-ਲੌਨਿਨਵਾਦ ਕੰਵਲ ਜੀ ਬਾਹਰਲਾ 


ਸਿਧਾਂਤ ਕਿਵੇ" ਹੈ ? ਕੀ ਇਹ ਸਾਇੰਟੋਫਿਕ ਥਿਊਰੀ 
ਨਹੀ” ? ਕੀ ਇਸ ਸਾਇੰਟੋਫਿਕ ਥਿਉਰੀ ਦੋ 
ਅਨੁਸਾਰ ਰੂਸ-ਚੀਨ ਦੇ ਲੌਕਾਂ ਨੇ ਇਨਕਲਾਬ ਨਹੀਂ" 
ਸੀ ਕੀਤੇ ? 


ਜ. ਕੰ. : ਮੈੱ' ਇਸਨੂੰ ਸਾਇੰਸਟੋਫਿਕ ਥਿਊਰੀ ਮੰਨਦਾ ਹਾਂ । 


ਅਤੇ ਇਹ ਵੀ ਮੰਨਦਾ ਹਾਂ ਕਿ ਇਸ ਥਿਊਰੀ ਰਾਹੀ” 
ਇਨਕਲਾਬ ਹੋਏ ਪਰ ਮੈ ਇਹ ਕਹਿੰਦਾ ਹਾਂ ਕਿ 
ਆਪਣੇ ਵਿਰਸੋ ਦ) ਇਤਿਹਾਸਕ ਨੀ'ਹ ਨਹੀ" ਪਕੜੀ । 
ਆਪਣੀ ਹਿਸਟਰੀ ਦੀ ਇਨਕਲਾਬੀ ਧਾਰ! ਨੂੰ ਛੱਡ ਕੇ 
ਬਿਗਾਨੇ ਇਨਕਲਾਬ ਦੀ ਧਾਰਾ ਨੂੰ ਜਾ ਫੜਿਆ । 
ਜਿਹੜੀ ਲੌਕਾਂ ਦੀ ਸਮਝ 'ਚ ਨਹੀ” ਆਈ । ਗੁਰ੍ਹ 
ਗੋਬਿੰਦ ਸਿੰਘ ਨੇ ਜ਼ਾਤਪਾਤ ਤੋੜ ਕੇ ਯੂਨਟੀ ਬਣਾਈ । 

ਰ੮ 3। 


ਜ਼ 


1 
0) 


ਅਸੀ ਜੇ ਉਸ ਯੂਨਟੀ ਨੂੰ ਪ੍ਰੋਲੋਤਾਰੀ ਯੂਨਟੀ ਵਜੋਂ 
ਲੈਦੇ ਤਾਂ ਗੱਲ ਹੋਰ ਹੋਣੀ ਸੀ । ਪਹਿਲੀਆਂ ਦੋਵਾਂ 
ਕਮਿਉਨਿਸਟ ਪਾਰਟੀਆਂ ਨੇ ਇਸ ਨੂੰ ਫਿਰਕ੍ਰ ਗੱਲ 
ਆਖ ਕੇ ਛੱਡ ਦਿੱਤਾ । ਤੀਜੀ ਨੇ ਇਤਿਹਾਸ ਨੂੰ ਵਰਤਣ 
ਵਲ ਕ੍ਝ ਨਾਂ ਕੁਝ ਧਿਆਨ ਚਿੱਤਾ । 


- ਸ. : ਮਾਰਕਸਵਾਦ-ਲੰਨਿਨਵਾਦ ਦੀ ਰੋਸ਼ਨੀ 'ਚ 


ਆਪਣੀ ਇਤਿਹਾਸਕ ਕਲਾਸ ਸਟਰੱਗਲ ਦੇ ਤੱਤ ਨੂੰ 
ਸਮਝ ਕੇ ਵਰਤਮਾਨ ਕਲਾਸ ਸਟਰੱਗਲ ਦੀ ਸੋਵਾ 'ਚ 
ਤਾਂ ਭ੍ਗਤਾਇਆ ਜਾ ਸਕਦਾ ਹੈ ਪਰ ਕੌਵਲ ਜੀ । 
ਇਤਿਹਾਸ ਨੂੰ ਸਾਇੰਟੌਫਿਕ ਥਿਉਰੀ ਦਾ ਰ੍ਰਤਬਾ ਨਹੀ” 
ਦਿੱਤਾ ਜਾ ਸਕਦਾ । 


. ਕੌ : ਠੀਕੈਂ ਤੁਹਾਡੀ ਗੁੱਲ । ਥਿਉਰ) ਤਾਂ ਸਾਇੰਟੋਫਿਕ 


ਹੀ ਠੀਕ ਹੈ ਪਰ ਇਸ ਨੂੰ ਇਤਿਹਾਸ ਅਤੇ .ਲੌਕਾਂ ਨਾਲ਼ 
ਜੋੜਕੇ ਹੀ ਠੀਕ ਰੂਪ 'ਚ ਲਾਗ ਕੀਤਾ ਜਾ ਸਕਦੈ । 

ਸ. : ਪਰ ਕੰਵਲ ਜੀ ! ਤੁਹਾਡਾ ਮੌੜਾ ਨਾਵਲ ਪੜ੍ਹ ਕੇ 
ਇਉ” ਲਗਦੈ ਜਿਵੇਂ” ਤਰਸੀ ਸਿੱਖ ਫਿਲਾਸਫੀ ਨੂੰ 
ਮਾਰਕਸਵ'ਦ ਲੌਨਿਨਵਾਦ ਦੇ ਉੱਪਰ ਦੀ ਸਮਝਦੇ 
ਹੋ? 


. ਕੰ. : ਤੁਹਾਡਾ ਇਹ ਪ੍ਰਭਾਵ ਗਲਤ ਐ । ਮੈਂ ਇਸ 


ਨਾਵਲ 'ਚ ਕਿਸਾਨੀ ਦੀ ਪਾਟਣੀ ਬਣਾਉਣ ਦੀ ਜ਼ਰੂਰ 
ਗੱਲ ਕੀਤੀ ਐ । 

ਸ. : ਪਰ ਕੰਵਲ ਜੀ ' ਸਾਇੰਟੇਂਫਿਕ ਥਿਊਂਰ) ਅਧੀਨ 
ਹੋਏ ਤਜਰਬੇ ਤਾਂ ਇਹ ਦਸਦੇ ਐਂ ਕਿ ਮਜ਼ਦੂਰ 
ਪਾਰਟੀ ਦੀ ਅਗਵਾਈ ਹੋਠ ਲਾਮਬੰਦ ਹੋਏ ਮਿਹਨਤ- 
ਕਸ਼ ਲੰਕ ਇਸ ਗ਼ਲਤੁ-ਨਜ਼ਹਾਮ ਨੂੰ ਬਦਲ ਸਕਦੇ ਨੇ 
ਪਰ ਤ੍ਰੰਸੀ' ਇੱਥੋ ਹਕੀਕਤ ਨੂੰ ਉਲਟੀ ਖੜ ਕਰ 
ਚਰੇ ਹੋ ? 

ਕੰ. : ਚੀਨ ਵਿਚ ਕੀ ਮਾਓ ਨੇ ਕਿਸਾਨੀ ਇਨਕਲਾਬ 
ਨਹੀ” ਸੀ ਕੀਤਾ ? 

ਸ. : ਪਰ ਮਾਓ ਨੇਂ ਚੀਨੀ ਇਨਕਲਾਬ ਵਿਚ ਕੈਵਲ 
ਜ਼ੀ ! ਕਿਸਾਨ ਪਾਰਟੀ ਦੀ ਅਗਵਾਈ 'ਚ ਨਹੀ” ਸੀ 
ਕੀਤਾ । ਪ੍ਰੌਲੌਤਾਰੀ ਪਾਰਟੀ ਦੀ ਅਗੁਵਾਈ ਚ ਕੀਤਾ 
ਜੀ। ਕਾ: ਮਾਓਂ ਨੇ ਵਾਰ ਵਾਰ ਅਖਿਆ ਸੀ-ਇਨ- 
ਕਲਾਬ ਕਰਨ ਲਈ ਤਿੰਨ ਸ਼ਰਤਾਂ ਜ਼ਰੂਰੀ ਹਨ । 
ਮਾਰਕਸਵਾਦ-ਲੌਨਿਨਵਾਦ ਨਾਲ਼ ਆਤਮਸ਼ਾਂਤ.ਮਜ਼ਦੂਰ 
ਜਮਾਤ ਦੀ ਪਾਰਟੀ, ਸਾਂਝਾ ਮੌਰਚਾ ਅਤੇ ਲ਼ਾਲ ਫੰਜ । 
ਸ. : ਕੰਵਲ ਜੀ ! ਇਹ ਸਾਇੰਸਟੋਫਿਕ ਥਿਊਰੀ ਦਾ 
ਨੁਕਸ ਨਹੀਂ” 1 ਇਸ ਨੂੰ ਅਸੂਲ 'ਚ ਲਾਗੂ ਕਰਨ 'ਚ 
ਕਮਜ਼ੋਰੀ ਹੈ । 

ਸ. : ਤੁਸੀ ! ਸੁਮੀਤ, ਸੁਖਰਾਜ ਖੱਦਰ, ਡਾ: ਤਿਵਾੜੀ 


ਅਤੇ ਹੌਰ ਜਿਹੜੋ ਸਾਧਾਰਨ ਅਤੇ ਸਾਊ ਲੌਕਾਂ ਦੇ - 


₹੬ 


ਕਤਲ ਹੋ ਰਹੇਂ ਹਨ, ਨੂੰ ਕੀ ਸਮਝਦੇ ਰੌ ? 

ਜ. ਕੰ. : ਪਹਿਲੀ ਗੱਲ ਐ, ਸੈ ਇਹ ਸਮਝਦਾ ਹਾਂ ਕਿ 
ਇਹ ਕਤਲ ਨਹੀ” ਹੋ ਰਹੇ । ਬਾਕਾਇਦਾ ਗਿਣੀ- 
ਮਿਥੀ ਪਾਲਸੀ ਦੇ ਅਨੁਸਾਰ ਕਰਵਾਏ ਜਾ ਰਹੇ ਹਨ । 
ਇਨ੍ਹਾਂ ਕੜਲਾਂ ਨੂੰ ਮੈਂ ਬਹੁਤ ਮਾੜੀ ਗੱਲ ਸਮਝਦਾ ਹਾਂ 
ਇਨ੍ਹਾਂ ਕਤਲਾਂ ਤੇ ਅੱਤਵਾਦੀਆਂ ਦੀ ਜਿ੍‌ਥੋ ਮੈ" ਪੁਰਜ਼ੋਰ 
ਨਿਖੌਧੀ ਕਰਦਾ ਹਾਂ ਉਥੋਂ ਨਾਲ ਦੀ ਨਾਲ ਕਾਰਸ 
ਸਰਕਾਰ ਨੂੰ ਮੁੱਖ 'ਢੋਸ਼ੀ ਠਹਿਰਾਉ'ਦਾ ਹਾਂ ਇਹਨਾਂ 
ਕਾਤਲਾਂ ਦਾ 1 

ਬ. ਸ. : ਕੰਵਲ ਜੀ ! ਤਰਸੀ ਆਪਣੇ ਨਾਵਲ ਮੋੜੇ ਦੇ 
ਪਾਤਰ ਕ੍ਲਵਿੰਦਰ (ਜਿਸ. ਨੂੰ, ਤ੍ਸੀ' ਇਨਕਲਾਬੀ 
ਵਿਖਾਇਆ ਹੈ)`ਦੇ ਮੂੰਹੋ' ਅਖਫਾਇਆ ਹੈ ਕਿ ਅਸੀ" 
ਵੀ ਇਸੇ ਤਰ੍ਹਾਂ ਦੀ ਮਨੁੱਖਤਾ ਲਈ ਲੜ ਰ੍ਰੋ ਹਾਂ । 
ਭਲਾ ਕੌਵਲ ਜੀ ! ਜੇ ਸਮਾਜਵਾਦੀ ਯੁਗ ਦੀ ਮਨੁੱਖਤਾ, 
ਅਜੋਕੇ ਬੁਰਜੂਆ ਯੁਗ 'ਚ ਪੈਦਾ ਕੀਤੀ ਜਾ ਸਕਦੀ 
ਹੈ ਤਾਂ ਫੌਰ ਇਸ ਯੁੱਗ ਨੂੰ ਬਦਲਣ ਦੀ ਕ੍ਰਲਵਿੰਦਰ 
ਹੌਰਾਂ ਨੂੰ ਕੀ ਲੱੜ ਹੈ $ 

ਜ. ਕੰ. : ਵਈ ! ਕ੍ਲਵਿੰਦਰ ਨਿੱਜੀ ਮਨ੍ਖਤਾ ਦੀ ਗੱਲ 
ਕਰਦਾ ਹੈ ਸਮੁੱਚੀ ਮਨੁੱਖਤਾ ਦੀ ਗੱਲ ਨਹੀ" ਕਰਦਾ । 

ਬ. ਸ. : ਮਨੁੱਖ ਦਾ ਨਿੱਜ ਕੀ ਅਜੋਕੇ ਬਰਜੂਆ ਪ੍ਰਬੰਧ 
ਤੋਂ ਆਜ਼ਾਦ ਆਪਣੀ ਕੋਈ ਅਲਹਿਦੀ ਹੋ'ਦ ਰੱਖਦਾ 
ਹੈ ? 

ਜ. ਕੰ. : ਮੈ ਸਮਝਦਾ ਹਾਂ ਕਿ ਜਗੀਰੂ ਅਤੇ ਬਰਜੂਆ 
'ਯੂਗ ਅੰਦਰ ਵੀ ਨਿੱਜੀ ਮਨੁੱਖਤਾ ਵਾਲੋਂ ਚੰਗੇ ਬੰਦੇ ਹੋ 
ਸਕਦੈ ਹਨ । 

ਜ. ਸ. : ਕੀ ਕੰਵਲ ਜੀ ! ਸੰਟੇਟੇ ਅੰਦਰਲੀ ਨਿੱਜੀ 
ਮਨੁੱਖਤਾਂ ਵਾਲੇ ਬੰਦੇ ਸਟੇਟ 'ਚ ਰਹਿੰਦੇ ਹੋਏ ਸਟੇਟ 
ਤੋ' ਉਪਰ ਵੀ ਹੋ ਕੇ ਆਪਣੀ ਆਜ਼ਾਦ ਹੈਸੀਅਤ 
ਰੱਖ ਸਕਦੇ ਹਨ ? 

ਜ. ਕੰ. : ਨਹੀਂ' ਰੱਖ ਸਕਦੇਂ । 

ਬ. ਸ. : ਤਾਂ ਫੌਰ ਕੰਵਲ ਜੀ ਨਿੱਜੀ ਮਨੁੱਖਤਾ ਨੂੰ ਸਟੇਟ 
ਦੇ,ਚਰਿੱਤਰ ਬਾਰੇ ਭੁਲੇਖਾ ਖੜਾ ਕਰਨਾ ਨਹੀ” ? 

ਜ. ਸ. : ਆਪਣੇ ਮੌੜਾ ਨਾਵਲ ਦਾ! ਤਰਸੀ ਮਨੁੱਖਤਾ 
ਨਾਵਲ ਉਲਟ ਵਿਖਾਇਆ ਹੈ ਡਾਕਟਰ ਅਤੇ ਨਰਸਾਂ 
ਦੇ ਸੁਭਾਅ ਦਾ ਚਰਿੱਤਰ ਆਮ ਕੌਮਲ ਹੁੰਦਾ ਹੈ ਅਤੇ 
ਡੀ. ਸੀ ਅਤੇ ਐਸ. ਐਸ.`ਪੀ., ਡੀਐੱਸ.ਪੀ. ਆਦਿ 
ਸੁਭਾਅ ਨਿਰਦਈ ਹੁੰਦਾ ਹੈ । ਪਰ ਤ੍ਰਸੀ” 
ਮਨੁੱਖਤ ਨਾਵਲ 'ਚ ਤਾਂ ਡੀ. ਐੱਸ੍ਰ. ਪੀ, ਅਤੇ 
ਡੀ.ਸੀ. ਅਤੇ ਐਸ. ਐਸ. ਪੀ ਨੂੰ ਰਹਿਮ ਢਿਲ ਸਿੰਥਲ 
ਦੇ ਤੌਰ ਤੇ. ਪੇਸ਼ ਕੀਤਾ ਹੈ ਪਰ ਮੋੜਾ ਨਾਵਲ `ਚ 
ਡਾਕਟਰਾਂ ਨਰਸਾਂ ਨੂੰ ਪੱਥਰ ਦਿਲ ਸਿੰਥਲ ਵਜੋ 


ਪੌਸ਼ ਕੀਤਾ ਹੈ । ਜਦੋਂ ਕਿ ਕੌਮਲ ਕਲਾਵਾਂ ਦੀ ਮਾਲਕ 
ਰਚਨਾ ਦੀ ਦਰਦਨਾਕ ਹਾਲਤ ਡਾਕਟਰਾਂ-ਨਰਸਾਂ ਦੀ 
ਹਮਦਰਦੀ ਜਿੱਤਣ ਦਾ ਗੁਣ ਰੱਖਦੀ ਸੀ. 

. ਕੈ. : ਮੈਨੂੰ ਤਾਂ ਇਉ ਮਹਿਸੂਸ ਹੁੰਦਾ ਹੈ ਕਿ ਇਨ੍ਹਾਂ 
ਸ਼੍ਰੇਣੀਆਂ 'ਚ ਵੀ ਚੰਗੇ ਹੁੰਦੇ ਹਨ ਡਾਕਟਰ, ਰਚਨਾ ਨੂੰ 
ਜ਼ਰ੍ਹਰ ਦਾਖ਼ਲ ਕਰ ਲੈਦੇ ਜੇ ਉਨਾਂ ਨੂੰ ਉਪਰੋ” 
ਟੈਲੀਵ੍ਨ ਨਾ ਆਇਆ ਹੁੰਦਾ । 

ਸ. : ਭੌਵਲ ਜੀ ! ਤੁਸੀ ਸਿੱਖ ਫਿਲਾਸਫੀ ਅਤੇ 
ਹਿੰਦੂ ਫਿਲਾਸਫ਼ੀ 'ਚ ਕੋਈ ਅੰਤਰ ਸਮਝਦੇ ਹੋ ? 

. ਕੰ. : ਮੈ" ਹਿੰਦੂ ਫਿਲਾਸਫੀ ਨਾਲ' ਸਿੱਖ ਫ੍ਰਿਲਾਸਫੀ 
ਨੂੰ ਅਗਾਂਹ ਵਧੂ ਮੰਨਦਾ ਹਾਂ ਅਤੇ ਸਿੱਖ ਫਿਲਾਸਫੀ 
ਨਾਲੋ” ਮਾਰਕਸਵਾਦੀ ਫਿਲਾਸਫੀ ਨੂੰ ਅਗਾਂਹ ਵਧੂ 
ਮੰਨਦਾ ਹਾਂ । 

- ਸੇ. : ਜਮਾਤੀ ਯੁੱਗ 'ਚ ਕੌਵਲ ਜੀ ! ਪਿਆਰ ਜਮਾਤਾਂ 
ਦੀ ਆਰਥਕਤਾ ਨਾਲ ਆਪਣੀ ਕੌਈ ਵੱਖਰੀ ਹੋ'ਦ 
ਰੱਖਦਾ ਹੈ ? ਸਾਨੂੰ ਤੁਹਾਡੀਆਂ ਲਿਖਤਾਂ 'ਚ ਇਹ 
ਪ੍ਰਭਾਵ ਮਿਲਦਾ ਹੈ ਜਿਵੇਂ" ਤੁਸੀਂ ਪਿਆਰ ਨੂੰ ਕੋਈ 
ਸੁਪਰ ਪਾਵਰ ਸਮਝਦੇ ਹੋ ? 

- ਕੰ. : ਮੈਨੂੰ ਇਉ” ਲਗਦਾ ਹੈ ਜਿਵੇ` ਤੁਸੀ ਪਿਆਰ 
ਨੂੰ ਆਰਥਕਤਾ ਨਾਲ ਜਰਬਾਂ ਰਹੇਂ ਹੋ । ਬਾਕੀ ਸੁਪਰ 
ਪਾਵਰ ਬਾਰੋਂ ਹਾਲੇ ਬੜੇ ਕੁਲੌਖੇ ਨੇ । ਮੈਨੂੰ ਕਈ ਵਾਰੀ 
ਇਉ" ਮਰਿਸ਼੍ਹਸ ਹੁੰਦਾ ਹੈ ਅਣਹੱਦ ਦੀ ਵੀ ਕੋਈ 
ਸਟੇਜ ਐ--ਜਿਵੇਂ' ਐ ਕਿਉ” ਹੈ ? . ਇਸ ਗੱਲ ਦਾ 
ਮੈਨੂੰ ਹਾਲੇ ਤੱਕ ਕੋਈ ਪਤਾ ਨਹੀ । ਇਸ ਨੂੰ ਸੁਪਰ 
ਪਾਵਰ ਬਣਾ ਲਈ ਜਾਂ ਮਨ ਦੀ ਉਚ'ਈ ਦੀ ਕੋਈ 
ਸਟੌਜ ਸਮਝ ਲਈਏ । ਪਰ ਹੈ ਜ਼ਰੂਰ । 

- ਸੰ. : ਕੰਵਲ ਕੀ ! ਪਿਆਰ ਅਸੀ ਜਮਾਤਾਂ ਦੀ ਆਰ- 
ਥਕਤਾ ਨਾਲ ਇਉ' ਜੜਿਆ ਮੰਨਦੇ ਹਾਂ ਜਿਵੇ" 
ਧਰਤੀ ਅੰਦੌਰਲੇ ਬੂਟੇ ਦੀ ਟਾਹਣੀ ਨਾਲ਼ ਫੁੱਲ 
ਜੁੜਿਆ ਹੁੰਦਾ ਹੈ' ਭਾਵ' ਪਿਆਰ ਸੁਪਰ-ਸਟਰਕਰ 
(ਪਰ-ਉਸਾਰ) ਦਾ ਅੰਗ ਹੈ । ਤ੍ਹਾਡਾ ਇਸ ਬੋ 
ਕੀ ਵਿਚਾਰ ਹੈ ? 

. ਕੰ. : ਮੋਰਾ ਇਸ ਬਾਰੇ ਕੋਈ ਵਿਚਾਰ ਨਹੀ । ਐਵੇ 
ਤੁਹਾਨੂੰ ਆਖਾਂ । 

. ਸ. : ਜਚੋਂ' ਕੰਵਲ ਜੀ ! ਮਨੁੱਖ ਦੀਆਂ ਇਛਾਵਾਂ ਅਤੋਂ 
ਖਾਹਿਸ਼ਾਂ ਆਦਿ ਅਤੇ ਇਨ੍ਹਾਂ ਦੀਆਂ ਵਸਤਾਂ ਦਾ 
ਖਿਆਲ ਦੌਲਤ ਜਾਂ ਮੁਦਰਾ ਦੱਲੋ ਦਾ ਰੌਲ ਅਦਾ 
ਕਰ ਰਹੀ ਹੋਵੇ ਤਾਂ ਉਸ ਸਮੋ ਪਿਆਰ ਕਲਾ ਆਦਿ 


ਟੇ 


ਜਿਣਸ ਬਣੇ ਬਿਨਾਂ ਨਹੀ' ਰਹਿ ਸਕਦੇ ਹਨ ? 


ਜ. ਕੰ. : ਜਿਨਸ ਬਣੇ ਬਿਨਾਂ ਨਹੀ ਰਹਿ ਸਕੰਦੋ । ਇਹ 


ਸਚਾਈ ਹੈ । ਇਸ ਕਰਕੇ ਤਾਂ ਸੈੱਟਲ- ਲੰਵਲ ਨੂੰ 
ਆਪਣੌਂ ਨਾਵਲਾਂ 'ਚ ਉਚਿਆਉ'ਦਾ ਸਾਂ 


ਜ. ਸ. : ਕੰਵਲ ਜੀ ! ਪਿੱਛੋ ਜਿਹੇ ਜਿਹੜਾ ਤੁਹਾਡੀ 


ਲੜਕੀ ਦਾ ਕਤਲ ਹੋ ਗਿਆ ਸੀ ਉਸ ਬਾਰੇ ਤੁਹਾਡੇ 
ਕੀ ਵਿਚਾਰ ਸਨ ? 


ਜ. ਕੌ. ; ਮੌਰੀ ਉਹ ਲੜਕੀ ਉਸ ਮੁੰਡੇ ਨੂੰ ਪਿਆਰ 


ਕਰਦੀ ਸੀ_ਜਿਹੜਾ`ਵਿਟੈਸ਼ ਵਿਚ ਰਹਿੰਦਾ ਸੈ । 
ਲੜਕ੍ਰੀ ਦੀ ਮਰਜ਼ੀ ਅਨੁਸਾਰ ਵਿਆਹ ਉਸ ਲੜਕੇ 
ਨਾਲ ਕੀਤਾ ਗਿਆ । ਬਾਦ 'ਚ ਲੜਕੀ ਅਤੇ ਲੜਕੇ 
ਦੀ ਆਪਸ 'ਚ ਅਣ-ਬਣ ਹੋਂ ਗਈ'। ਲੜਕੀ ਦੇ 
ਇਧਰ ਇਕ _ਰਾਮਗੜ੍ਹੀਏ ਮੂੰਡੋ ਨਾਲ ਸਬੈਧ ਬਣ 
ਗਏ । ਉਸਨੇ ਮੈਨੂੰ ਕਿਹਾ ਬਾਪ੍ਹ ਜੀ ! ਮੈ" ਇਸ ਮੁੰਡੇ 
ਨਲ ਮੈਰਿਜ ਕਰਵਾਉਣੀ ਹੈ । ਲੜਕੀ ਦੀ ਮਾਨਸਿਕ 
ਸਥਿਤੀ ਨੂੰ ਸਮਝਦਿਆਂ, ਮੈ ਲੜਕੀ ਨੂੰ ਪਹਿਲੇ ਮੁੰਡੇ 
ਕੌਲੇ' ਤਲਾਕ ਲੈ ਜੈੱਦਿੱਤਾ । ਮੈਨੂੰ ਨਾਵਲ ਛੱਪਵਾਉਣ 
ਲਈ ਸਿੰਘਾਪ੍ਰਰ ਜਾਣਾ ਪਿਆ । ਬਾਦ “ਚ “ਮੋਰੀ 
ਲੜਕੀ ਨੇ ਰਾਮਗੜ੍ਹੀਆ ਮੁੰਡੇ ਨਾਲ ਵਿਆਹ ਕਰ- 
ਵਾਉਣ ਲਈ ਕਾਰਡ ਛਪਵਾਏ । ਸਾਡੋਂ ਕਿਸੋ ਰੂੜੀ- 
`ਵਾਦੀ ਵਿਚਾਰਾਂ ਵਾਲੇ ਨਜ਼ਦੀਕੀ ਨੇ ਪਰੈਸ਼ਟੀ=ਵਿਸ੍ਹ 
ਅਧੀਨ ਕ੍ਰੜੀ ਨੂੰ ਕਤਲ ਕਰ ਦਿੱਤਾ । “ਉਸ ਕਾਤਲ 
ਨਾਲ ਹੁਣ ਸਾਡੇ ਉੱਕਾਂ ਹੀ ਸਬੰਧ ਨਹੀ" । ਇੱਸ 
ਬਾਰੇ ਮੌਰੋ ਸਿਆਸੀ ਵਿਰੋਧੀਆਂ ਨੇ ਜਿਹੜਾ ਗ਼ਲਤ 
ਪ੍ਰਚਾਰ ਕੀਤਾ ਹੈ ਮੈ ਉਸ ਨੂੰ ਬਕਵਾਸ ਸਮਝਦਾ ਹਾਂ'। 
ਮੈ' ਪਿਆਰ ਅੜੇ ਆਜ਼ਾਦੀ ਦਾ ਮੁਦੱਈ ਹਾਂ । ਇਰੋਂ 
ਵਿਸ਼ਾ ਮੋਰੀਆਂ ਲਿਖਤਾਂ ਦਾ ਆਧਾਰ ਬਣਦਾ ਆਂ 
ਰਿਹਾਂ ਹੈ । 


ਬ. ਸ. ਕਵਲ ਜੀ ! ਤ੍ਹਾਡਾ ਬਹੁਤ-2 ਸ਼ੁਕਰੀਆ ! 
ਜ. ਸ..: ਡਾ. ਗਿੱਲ ਜੀ, ਤੁਹਾਡਾ ਵੀ ਬਹੁਤ-ਬਹੁਤ 


ਸ਼ੁਕਰੀਆ । ਜਿਹੜਾ ਸਹਿਯੋਗ ਤੁਸੀ" ਸਾਨੂੰ ਇੰਟਰ- 
ਵਿਵ ਦੌਰਾਨ ਦਿੱਤ, ਉਸਦ' ਧੈਨਵਾਦ । 


ਕ. ਸ. : ਸਭ ਵਲੋ' ਕੌਵਲ-ਜੀ ! ਅਸੀ' ਤੁਹਾਡੇ ਸਾਰੋਂ 


ਪ੍ਰਵਾਰ ਦਾ ਧਨਵਾਦ ਕਰਦੇ ਹਾਂ, ਜਿਨ੍ਹਾਂ ਨੇ ਤੁਹਾਡੀ 
ਗੈਰ-ਹਾਜ਼ਰੀ 'ਚ ਸਾਡੀ ਵਥੀਆ ਆਓਂ-ਭਗਤ ਕੀਤੀ । 


ਵਲੋਂ” :--ਬਾਰੂ ਸਤਵਰਗ 
ਸਕੱਤਰ ਕ੍ਰਾਂਤੀਕਾਰੀ ਸਾਹਿਤ ਸਭਾ ਪੰਜਾਬ । 


ਹਦ ਦਲਦਲ ਅੀੀੀਲਲਲਲਲਲਲ======ੀ << ਲਨ ਲੇ 
ਬਲਰਾਜ ਸਾਹਨੀ ਯਾਦਗਾਰ ਪ੍ਰਕਾਸ਼ਨ ਵਾਸਤੇ, ਕੈਲਾਸ਼ ਕੌਰ--ਗ੍ਰਰਸ਼ਰਨ ਸਿੰਘ ਨੇ, ਹਰਮੁੱਖ ਪ੍ਰਿੰਟਰਜ਼, 23-ਮਹਾਂ ਜ਼ਿੰਘ ਗੋਟ 
ਮਾਰਕੀਟ, ਆੰਮ੍ਰਿਤਸਰ ਤੱ ਛਪਵਾਇਆ ਅਤੇ ਗੁਰੂ ਖਾਲਸਾ ਨਿਵਾਸ, ਡਾਕਖਾਨਾ ਖਾਲਸਾ ਕਾਲਜ, ਅੰਮ੍ਰਿਤਸਰ-143102 
ਤੋਂ ਪ੍ਰਕਾਸ਼ਤ ਕੀਤਾ । ਵਾਰਸ਼ਿਕ ਚੰਦਾ 15 ਰੁਪਏ, ਵਿਦੇਸ਼ ਹਵਾਈ। ਡਾਕ ਰਾਹੀ' 100 


ਪਾਠਕ ਲੋਖਕ' ਫੋਰਮ 


1. ਫ੍ਰਿਕਾਪ੍ਰਸਤੀ ਦਾ ਕੀ ਹੱਲ ਹੋਵੇਂ, ਹਰ ਇਕ ਇਨਸਾਫ 
ਪਸੰਦ ਵਿਅਕਤੀ ਲਈ ਸਵਾਲ ਹੈ । ਕਿਉ'ਕਿ ਅੱਜ ਤਕ 
ਲੱਗਭਗ ਪਿਛਲੇ ਦੋ ਸਾਲਾਂ ਤੋ ਸਰਕਾਰ ਵਲੋ ਫਿਰਕਾ- 
ਪ੍ਰਸਤੀ ਨੂੰ ਨੱਥ ਪਾਉਣ ਲਈ ਦਵਾ ਚੁਤਾਲੀ ਤੋ' ਗਵਰਨਰੀ 
ਰੂਲ ਪਰਲਿਸ ਰੂਲ ਗੜਵੜ ਵਾਲੇ ਇਲਾਕੇ ਕਰਾਰ ਦੇਣ ਦੇ 
ਵਾਵਜੂਦ ਜਾਂ ਫਿਰਕੂ ਜਥੋਬੈਦੀ ਸਿੱਖ ਸਟੂਡੇ`ਡ ਫੈਡਰੇਸ਼ਨ 
ਤੇ ਪਾਬੰਦੀ ਲਾਉਣ ਦੇ ਬਾਵਜੂਦ ਉਸੇ ਤਰ੍ਹਾਂ ਬੇਗੁਨਾਹ 
ਲੌਕਾਂ ਦੇ ਕਤਲ, ਲੂਟ', ਖੋਹਾਂ, ਬੰ'ਕ ਡਾਂਕੇ ਘੱਟ ਗਿਣਤ 
ਵਿਚ ਦਹਿਸ਼ਤ ਦੀਆਂ ਕਾਰਵਾਈਆਂ ਜ਼ਾਰੀ ਹੀ ਨਹੀ” 
ਜ੍ਰਗੋ' ਵਧੀਆਂ ਜਾ ਰਹੀਆਂ ਹਨ ਇਹ ਫਿਰਕ੍ਰ ਅੱਗ' ਪੰਜਾਬ 
ਤਕ ਹੀ ਸੀਮਤ ਨਾ ਰਹਿ ਕੇ ਹਰਿਆਣਾ ਜਾਂ ਇਸ ਤੋ” 
ਬਾਹਰ ਤਕ ਫੌਲ ਕੇ ਭਾਂਬੜ ਬਣ ਚ੍ਰਕੀ ਹੈ ਏਥੋ“ ਤਕ ਕਿ 

ਰੌਕਾਰੀਆਂ ਹਿੰਦੂਆਂ ਨੂੰ ਕਤਲ ਕਰਨ ਤੋਂ” ਅਗੇ ਜਿਹੜੇ 
ਕਮਿਉਨਿਸਟ ਇਨਕਲਾਬੀ ਫਿਰਕਾਪ੍ਰਸਤੀ ਦੇ ਖਿਲਾਫ 
ਧੜੇਂ ਲੋ ਨਾਲ ਲੜਨ ਅਤੇ ਬੋਲਣ ਦੀ ਜੁੱਰਤ ਕਰਦੇ ਹਨ 
ਸਗੋ" ਉਹਨਾਂ ਦੇ ਵੀ ਕਤਲ ਹੋਣੇ ਸ਼੍ਰੂ ਹੋ ਗਏ ਏਸ ਕੁਰਸੀ 
ਯੁਧ ਵਿਚ ਵੱਖ ਵੱਖ ਸ਼ੁੰਕਪ੍ਰਸਤ ਸਿਆਸੀ ਪਾਰਟੀਆਂ 
ਅਤੇ ਅਖੌਤੀ ਖੁਦਗਰਜ਼ ਧਾਰਮਿਕ ਆਗ੍ਰ ਅਰਾਮ ਨਾਲ 
ਉਸੇ ਤਰ੍ਹਾਂ ਗੱਦੀਆਂ ਤੇ ਬਿਰਾਜਮਾਨ ਹਨ । ਕੀ ਵੱਖ ਵੱਖ 
ਅਖਬਾਰਾਂ ਦੇ ਸੰਪਾਦਕਾਂ ਦੋ ਕਤਲਾਂ ਨਾਲ ਕਿਸੇ ਦੀ 
ਵਿਚਾਰਧਾਰਾ ਨੂੰ ਰੋਕਿਆ ਜਾ ਸਕਦਾ? ਕੀ ਸਾਥੀ ਸਰਖਰਾਜ 
ਖੱਦਰ ਚੌਗਿਆੜੀ ਦੇ ਸੰਪਾਦਕ ਦਾ ਕਤਲ ਸਾਰੀਆਂ 
ਕਮਿਊਨਿਸਟ ਪਾਰਟੀਆਂ ਦੀ ਜ਼ਮੀਰ ਨੂੰ ਝੰਜੜਦਾ ਨਹੀ ? 
ਕੀ ਸੈਂਕੜਿਆਂ ਦੀ ਗਿਣਤੀ 'ਚ ਬੇਗੁਨਾਹ ਲੋੜਾਂ ਦੇ ਕੀਤੇ 
ਗਏ ਕਤਲ ਮਿਹਨਤਕਸ਼ ਲੌਕਾਂ ਦੀ ਜ਼ਮੀਰ ਨੂੰ ਨਹੀ” 
ਝੰਜੇੜਦੇ । ਕ) ਇਹ ਸਭ ਕਝ ਇਸੇ ਤਰ੍ਹਾਂ ਵਾਪਰਦਾਂ 
ਰਹੇਗਾ ? ਕੀ ਸਨੂੰ ਸਰਕਾਰ ਤੋ" ਆਸ ਕਰਨੀ ਚਾਹੀਦੀ 
ਹੈ ਕਿ ਸਾਡੀ ਰਾਖੀ ਉਹ ਕਰੋਂ ਜਾਂ ਪ੍ਰਲੀਸ, ਇਹ ਸਭ ਕੁਝ 
ਪਖੰਡ ਹੈ, ਆਪਣੀ ਰਾਖੀ ਆਪ ਕਰਨ ਦੀ ਇਕੱਠੇ ਹੋ ਕੇ 
ਲੌੜ ਹੈਂ ਤਾਂਕਿ ` ਮਿਹਨਤਕਸ਼ ਲੋਕਾਂ ਦੀ) ਆਪਣੀ ਹੱਕੀ 
ਲੜਾਈ ਜਮਾਤ ਦੇ ਖਿਲਾਫ ਕਾਇਮ ਤੇ ਚਾਲ੍ਹ ਰਹਿ ਸਕੇ 
ਮੋਰਾ ਇਹ ਸੁਝਾਓ ਹੈ ਕਿ ਸਾਰੀਆਂ ਕਮਿਊਨਿਸਟ 
ਇਨਕਲਾਬੀ ਸ਼ਕਤੀਆਂ ਨੂੰ ਏਸ ਲੌਕ ਵਿਭੋਂਧੀ ਜਮਹੂਰੀ 
ਮਸਲੋ ਤੇ _ਸਿਧਾਂਤਕ ਮੱਤਭੋਂਦ ਬਰਕਰਾਰ ਰਖਦਿਆਂ 
ਇਕ ਹੋਣ ਦੀ ਲੋੜ ਹੈ, ਨਹੀ" ਤਾਂ ਅੱਜ ਸੁਖਰਾਜ ਖਦਰ 
ਦਾ ਕਤਲ ਹੋਇਆ, ਏਸੇ ਤਰ੍ਹਾਂ ਸੁਰਖ ਰੇਖਾ ਦੇ ਸੰਪਾਦਕ 
ਨੂੰ ਕਤਲ ਕਰਨ ਦੀਆਂ ਧਮਕੀਆਂ, ਕਿਸਾਨ ਯੂਨੀਅਨ ਦੇ 


ਜਥੇਬੋਦਕ ਸਕੱਤਰ ਨੂੰ ਮਾਰਨ ਦੀਆਂ ਪੰਜਾਬ ਨੌਜਵਾਨ - 


ਭਾਰਤ ਸਭਾ ਦੇ ਸਕੱਤਰ ਮੋਘ ਰਾਜ ਭਗੜ੍ਹ ਆਣਾ ਨੂੰ 
34 


ਮਾਰਨ ਦੀਆਂ ਧਮਕੀਆਂ ਜਾਂ ਸਿੱਖ _ਜਨੂੰਨੀਆਂ ਵਲੋ” 
ਇਨਕਲਾਬੀ ਸ਼ਕਤੀਆਂ ਨੂੰ ਖਤਮ ਕਰਨ ਵਰਗੇ ਬੇਸ਼ਰਮ 
ਕਾਰੇ, ਸੁਧਾਰ ਵਿਚ ਸਿਖ ਜਨੂੰਨੀਆਂ ਵਲੌ' ਇਕ ਕ'ਰਕੁੰਨ 
ਨੂੰ ਗੁਰਦਵ੍ਾਰੇਂ 'ਚ ਲਿਜ ਕੇ ਤਸੀਹੇ ਦੇਵੇ ਅਮੰਦ_ ਵਰਗੀਆਂ 
ਘਟਨਾਵਾਂ ਆਉਣ ਵਾਲੋਂ ਸਮੋ' ਵਿਚ ਕਦੇ ਵੀ ਵਾਪਰ 
ਸਕਦੀਆਂ ਹਨ । ਇਹ ਗੱਲ ਸਾਫ਼ ਹੈ ਕਿ ਇਹ ਸਭ ਕ੍ਰਝ 
ਸਰਕਾਰ ਦੀ ਸ਼ਹਿਤੇ ਹੋ ਰਿਹਾ ਕਿਉਕਿ ਲੁਧਿਆਣੈਂ 
ਮੋਲਡਰ ਸਟੀਲ _ਵਰਕਰਜ _ਯੂਨੀਅਨ ਦੋ ਪ੍ਰਧਾਨ 
ਬਲਜਿੰਦਰ ਸਿੰਘ ਅਤੇ ਸੁਧਾਕਰ ਨੂੰ ਏਸ ਲਈ ਉਥੋਂ ਦੀ 
ਪ੍ਲੀਸ ਵਲੋਂ” ਗ੍ਰਿਫ਼ਤਾਰ ਕੀਤਾ ਗਿਆ ਅਤੇ ਤਸੀਹੇ ਦਿਤੇ 
ਗਏ ਕਿਉਕਿ ਉਹ ਫਿਰਕਾਪ੍ਰਸਤੀ ਦੇ ਖਿਲਾਫ ਆਪਣੀ 
ਯੂਨੀਅਨ ਦੇ ਲੀਫਲੌਟ ਵੌਡ ਰਹੇ ਸਾਥੀ ਨੂੰ ਥਾਣੇ 'ਚੋਂ” 
ਰਿਹਾ ਕਰਵਾਉਣ ਗਏ ਸੀ ਕੀ ਇਹ ਸਰਕਾਰ ਦੀ ਨੇਕ 
ਨੀਅਤ ਹੈ, ਇਹ ਸਭ ਕ੍ਝ ਪਾੜੇ ਤੇ ਰਾਜ ਕਰੋਂ ਦੀ ਨੀਤੀ 
ਅੰਗਰੇਜ਼ ਸਰਕਾਰ ਵਾਂਗ ਇਹਨਾਂ ਸਰਕਾਰਾਂ ਦੀ ਵੀ ਲੋੜ 
ਹੈ ਕਿਉਕਿ ਇਹ ਵਡੇ ਸਰਮਾਏਦਾਰ ਸਾਮਰਾਜਵਾਦ 
ਜਗੀਰਦਾਰ ਜਮਾਤ ਦੀ ਨ੍ਰਮਾਇੰਦ ਸਰਕਾਰਾਂ ਹਨ, ਇਹ 
ਹਸੋਸ਼ਾਂ ਲ੍ਟੋਰੀ ਜਮਾਤ ਦੇ ਹਿਤਾਂ ਵਿਚ ਹੀ ਭੂਗਤਦੀਆੰ 
ਹਨ, ਮਿਹਨਤਕਸ਼ ਜਮਾਤ ਨੂੰ ਕ੍ਰਚਲਣ ਦੀ ਕੋਸ਼ਿਸ਼ 
ਕਰਦੀਆਂ ਹਨ । 7 

ਸੋ ਲੋੜ ਏਸ ਗੱਲ ਦੀ ਹੈ ਕਿ ਤੁਸੀ” ਕੋਈ ਸਾਂਝੀ 
ਮੀਟਿੰਗ ਕਮਿਊਨਿਸਟ ਇਨੰਕਲਾਂਬੀ ਤੇ ਲੋਕ ਪੱਖੀ ਪੇਪਰਾਂ 
ਸੁਰਖ ਰੇਖਾ" ਜ਼ਫਰਨਾਮਾ, ਜੈਕਾਰਾ, ਪਰਚੰਡ, ਹਿਰਾਵਲ 
ਦਸਤਾ ਜਾਂ ਹੋਰ ਅਗਾਂਹ ਵਧੂ ਪੋਪਰਾਂ ਪਾਰਟੀਆਂ, ਗਰ੍ਪਾਂ 
ਜਨਤਕ ਜਥੇਬੋਦੀਆਂ ਦੀ ਇਕ ਪੰਜਾਬ ਪੱਧਰ ਤੇ ਮੀਟਿੰਗ 
ਬੁਲਾਓ ਜਿਸ ਵਿਚ ਘੱਟੋ ਘੱਟ ਪ੍ਰੋਗਰਾਮ ਤੇ ਸਾਥੀ ਸਹਿਮੇਤ 
ਹੋਣ ਤੇ ਸਾਰਿਆਂ ਦੀ ਇਕ ਸਾਂਝੀ ਐਕਸ਼ਨ ਕਮੌਟੀ ਬਣਾਓ 
ਤੇ ਵਡੇ ਪੱਧਰ ਤੋਂ ਇਸ਼ਤਿਹਾਰ ਲੀਫਲੰਟ ਹਿੰਦੂ ਸਿਖ 
ਜਨੂੰਨੀਆਂ ਦੇ ਖਿਲਾਫ ਦਲੌਰ ਨਾਲ ਟਾਕਰਾ ਲੌਣ ਲਈ 
ਕਢ” ਪੰਜਾਬ ਪਧਰ ਤੇ ਆਪਣੇ ਡੀਫੈੱਸ ਲਈ ਹਥਿਆਰ 
ਬੋਦ ਮੁਜ਼ਾਹਰੇ ਜਥੋਬੋਦ ਕੀਤੇ ਜਾਣ ਤੇ ਇਹਨਾਂ ਲੌਕ 
ਦੋਖੀਆਂ ਨੂੰ _ਸਬਕੇ _ਸਿਖਾਇਆ _ਜਾਵੇ । ਜਿਵੇ” 
ਸ੍ਧਾਰ ਵਿਚ ਹਥਿਆਰਬੋਦ ਮੁਜਾਹਰਾ ਹੋਇਆ ਜਾਂ 
ਭਗੜ੍ਹ ਆਣੇ ਵਿਚ ਨੌਜਵਾਨ ਭਾਰਤ ਸਭਾ ਦੀ ਲੀਡਰ- 
ਸ਼ਿਪ ਥੱਲੋਂ ਹਥਿਆਰਬੰਦ ਮੁਜ਼ਾਹਰਾ ਕੀਤਾ ਗਿਆ ਤੇ 
'ਨਿਹੰਗਾ ਦੇ ਡੋਰੌ ਦਾ ਘਿਰਾਓ ਕਰਨਾ ਆਦਿ, ਇਹਨਾਂ 
ਆਵੋ 'ਚ ਲੂਣ, ਦਹਿਸ਼ਤ ਪਸੰਦ ਫ੍੍‌ਿਕ੍ਹ ਟੋਲਿਆਂ, ਭਿੰਡਰਾਂ 
ਪਵਨੇ ਵਰਗੇ ਸਿਰਫਿਰੋ ਜਨੂੰਨੀਆਂ ਨਾਲ ਸਾਮ੍ਹਣੀ ਟੱਕਰ 
ਲੋਣ ਲਈ ਜਨਤਕ ਪੱਧਰ ਤੇ ਉਭਾਰ ਤਿਆਂਰ ਕੀਤਾ 


ਜਾਵੇ ਕਿਉ'ਕਿ ਇਹਨਾਂ ਦੀ ਪਸ਼ਹਵਿਰਤੀ ਏਥੋ' ਤਕ ਵਧ 
ਚੁਕੀ ਹੈ ਕਿ ਇਹਨਾਂ ਨੇ ਦਲੀਲਾਂ ਨਾਲ ਠੀਕ ਨਹੀ” 
ਆਉਣਾ । ਅਗਰ ਅਸੀ" ਜਾਂ ਕਮਿਊਨਿਸਟ ਇਨਕਲਾਬੀ 
ਜਾਂ ਜਮਹੂਰੀ ਲਹਿਰ ਨੂੰ ਪ੍ਰਨਾਏ ਲੌਕ ਇਹੋਂ ਜਿਹਾ ਕੋਈ 
ਉਪਾਓ ਨਹੀ” ਕਰਨਗੇ ਤਾਂ ਜੋ ਕਰਝ ਅੱਜ ਤਕ ਕੀਤਾਂ 
ਕਮਾਇਆ ਸਾਰਾ ਖੂਹ 'ਚ ਪੈਂ ਜਾਵੇਗਾ । ਲੋਕਾਂ ਨੂੰ ਵੀ ਏਸ 
ਗੱਲ ਦਾ ਵਿਸ਼ਵਾਸ ਹੈ ਕਿ ਕਖ਼ਿਉਨਿਸਟ ਇਨਕਲਾਬੀ 
ਅਗੇਂ ਲਗਣ ਤਾਂ ਅਸੀ ਸਾਥ ਦੇਵਾਂਗੇ ਕਿਉ'ਕਿ ਸਾਰੇ 
ਕਾਰਵਾਰ ਵਪਾਰ ਠਪ ਪਏ ਹਨ ਲੌਕਾਂ ਵਿਚ ਡਰ ਦਾ 
ਮਰੌਲ ਬਣਿਆ ਪਿਆ ਹੈ ਜਬਰ ਜ਼ਰਲਮ ਦੀ ਹੱਦ ਟੱਪ 
ਚੁਕੀ ਹੈ . ਇਕ ਪਾਸੋ ਸਰਕਾਰ ਦੇ ਜਾਬਰ ਵਾਰ ਦੂਜੇ ਪਾਸੋ 
ਲੋਕ ਦੋਖੀ ਫ੍ਰਿਕਹ ਟੋਲਿਆਂ ਦੇ ਜਾਬਰ ਵਾਰਾਂ ਦਾ ਮੁਕਾਬਲਾ 
ਕਰਨ ਲਈ ਕਮਰਕਸੇ ਕਸਕੇ ਪੈਣੇ ਹਨ ਕਿਉਕਿ ਇਹਨਾਂ 
ਲੌਕ ਵਿਰੌਧੀ ਤਾਕਤਾਂ ਨੂੰ _ਕਮਿਉਨਿਸਣ ਇਨਕਲਾਬੀ 
ਏਸ ਕਰਕੇ ਚੂਭ ਰਰੇ ਹਨ ਕਿ ਇਹ ਸਮੁਚੇ ਲੌਟੂ ਨਿਫ਼ਾਮ 
ਨੂੰ ਹਥਿਆਰਬੰਦ ਤਾਕਤ ਨਾਲ ਤਹਿਸ ਨਹਿਸ਼ ਕਰਨਾਂ 
ਹੈ ਬਾਕੀ ਇਹੋ ਜਿਹੇ ਅਖੌਤੀ ਮਰੌਣਿਆਂ ਨੇ ਤਾਂ ਸਰਕਾਰ 
ਦੀ ਕੀ ਟੰਗ ਤੌੜਨੀ ਹੈ । ਜਮਾਤੀ ਏਕਾ ਹੀ ਠੱਲ 
ਪਾ ਸਕੇਗਾਂ --ਨਵਜੋਤ 


2. ਪੋਪਰ ਸਮਤ! ਲਗਾਂਤਾਰ ਮਿਲ ਰਿਹਾਂ ਹੈ । ਆਪ 
ਜੀ ਵੱਲੋਂ“ ਲਿਖੀ 'ਹਿੱਟ ਲਿਸਟ' ਬਹੁਤ ਵੱਧੀਆ ਲੱਗੀ 
ਹੈ। ਖਾਸ ਕਰਕੇ ਸੰਪਾਦਕੀ ਜਿਸ ਵਿਚ ਸਭ ਕ੍ਰਝ ਬਾਰੇ 
ਸਪਸ਼ਟ ਕੀਤਾ ਗਿਆਂ ਹੈ ਕਿ ਅਸਲ ਲੜਾਈ ਕੀ ਹੈ ? 

ਅੱਜ ਦੇ ਹਾਲਾਤ ਵਿਚ ਨਕਸਲੀ ਗਰੂਪਾਂ ਨੂੰ ਘੱਟੋ 
ਘੱਟ ਸਮਝ ਦੇ ਆਧਾਰ ਤੇ ਇਕ ਥਾਂ ਇਕੱਠਾ ਕਰਨ ਲਈ 
ਉਪਰਾਲਾ ਕਰਨਾ ਚਾਹੀਦਾ ਹੈ । ਅੱਜ ਦੇ ਹਾਲਾਤਾਂ ਵਿਚ 
ਜਦੋ ਹਰ ਗਰੁੱਪ ਨੇ ਆਪਣੀਆਂ ਦੋ ਚਾਰ ਜਥੇਖੈਦੀਆਂ 
ਲੈ ਕਿ 'ਔਕਸ਼ਨ ਕਮੇਟੀਆਂ ਬਣਾਈਆਂ ਹੋਈਆਂ ਹਨ । 
ਇਸ ਹਾਲਤ ਵਿਚ ਇਹਨਾਂ ਸਾਰਿਆਂ ਨੂੰ ਇਕ ਥਾਂ ਤੇ 
ਇਕੱਠਾ ਕਰਕੇ ਇਕ ਵਿਸ਼ਾਲ ਆਧਾਰ ਬਣਾਇਆ 
ਜਾਵੇ ਤਾਂ ਕਿ ਇਹਨਾਂ ਫਿਰਕਾਂਪ੍ਰਸਤਾਂ ਵਿਰੁੱਧ ਕੋਈ 
ਜਥੇਬੋਢ ਕ ਕਾਰਵਾਈ ਕੀਤੀ ਜਾਵ । ਇਸ ਤਰ੍ਹਾ ਅਸੀ" 
ਕਦ ਤੱਕ ਆਪਣੀਆਂ ਆਪਣੀਆਂ ਟਿੰਡ' ਵਜਾਉ ਦੇ 
ਰਹਾਂਗੇ । ਸਾਨੂੰ ਹਾਲਤ ਤੋ” ਕ੍ਰੰਝ ਸਿਖਣਾ ਚਾਹੀਦਾ ਹੈ. 
ਕਿ ਹਾਲਾਤ ਕਿਸ ਤੇਜ਼ੀ ਨਾਲ ਵਿਗੜ ਰਹੇ ਹਨ । ਜਦੋ” 
ਅੱਜ ਇਨਕਲਾਬੀਆਂ ਦੇ ਪੋਪਰ ਬੈਦ ਕਰਨ, ਉਹਨਾਂ ਦੇ 
ਵਰਕਰਾਂ ਨੂੰ ਜਾਨੋ ਮਾਰਨ ਦੀਆਂ ਕੌਸ਼ਿਸਾਂ, ਪਿੰਡਾਂ ਵਿਚ 
ਕਿਸੇ ਇਕੱਠ ਨੂੰ ਬੋਲਣ ਤੋ ਰੌਕਣਾ, ਅਮਨ ਮਾਰਚਾਂ ਤੇ 
ਹਮਲੋ ਹੋਣ ਤਾਂ ਕੀ ਅਸੀ” ਆਪਸ ਵਿਚ ਹੀ ਲੜਦੇ 
ਰਹਾਂਗੇ ? 
ਆਉ ਹੁਣ ਵੌਹਲੋਂ ਹੋ ਕਿ ਆਪਣੇ ਨਿੱਕੇ ਮੋਟੇ ਮੱਤ- 


ਭੋਂਦ ਲਾਭੋਂ ਰੱਖ ਕਿ ਫਿਰਕਾਪ੍ਰਸਤੀ ਦੋ ਵਿਰੇਂਧ ਵਾਸਤੇ 
ਵਿਸ਼ਾਲ ਆਧਾਰ ਬਣ'ਦਏ, ਨਹੀ ਤੇ ਅਸੀ' ਮਾਰ ਖਾਂ 
ਜਾਵਾਂਗੇ । ਆਖਰਕਾਰ ਕਦ ਤੱਕ ਰੂਸ, ਚੀਨ ਬਾਰੇ ਬਹਿਸਾਂ 
ਕਰਦੇ ਰਹਾਂਗੇ । ਪੰਜਾਬ ਬਾਰੇ ਕੂਝ ਸਚੋ । ਕਦ ਤੱਕ 
ਕੌਮਾਂਤਰੀਵਾਦੀ ਹੋਣ ਦੀਆਂ ਗੱਲਾਂ ਕਰਦੇ ਰਹਾਂਗੇ ਜਦੋ” 
ਅਸੀ” ਆਪਣੇ ਸੂਬੇ ਵਿਰ ਹੀ ਹਾਲਤਾਂ ਨਾਲ ਸਹੀ ਤਰੀਕੇ 
ਨਾਲ ਨਹੀ” ਨਿਬੜ ਸਕੇ । ਇਸ ਲਈ ਸੰ" ਤ੍ਰਹਾਨੂੰ 
ਅਪੀਲ ਕਰਦਾ ਹਾਂ ਕਿ ਇਹਨਾਂ ਨੂੰ ਇਕ ਥਾਂ ਤੇ ਇਕੱਠੇ 
ਸੱਦੋ ਜਾਂ ਗੋਲ ਮੋਜ਼ ਗੱਲਬਾਤ ਕਰਕੇ ਇਹਨਾਂ ਨੂੰ ਸੰਗਠਤ 
ਕਰੋ । ਇਹ ਸਾਡੀ ਦਿਲੀ ਖਾਂਹਸ਼ ਹੈ ਕਿ ਆਪ ਇਸ ਪਾਸੋ 
ਜ਼ਰੂਰ ਵਿਚਾਰ ਕਰੋਂਗੇ । 

ਲ 


[ਕਾ.ਵਿਨੋਦ ਮਿਸ਼ਰਾ ਦੀ ਅਗਵਾਈ ਵਾਲੀ ਕੇ'ਦਰੀ ਕਮੋਟੀ 
ਦਾ ਸੀ. ਪੀ_ ਆਈ. (ਐਮ. ਐਲ.) ਦੇ ਕਲ ਇਨਕਲਾ- 
ਬੀਆਂ ਨੂੰ ਸੱਦਾ]-- 
3. ਇਕ ਮੁੱਠ ਤਾਂ ਆਪਾਂ ਜ਼ਰੂਰ' ਹੋਣਾ ਹੈ 

22 ਅਪਰੈਲ ਨੂੰ ਸਾਡੀ ਪਾਰਟੀ ਆਪਣੇਂ ਸੋਹਲਵੇ" 
ਸਾਲ ਵਿਚ ਪੈਰ ਰੱਖੇਗੀ । ਪਿਛਲੇ ਪੰਦਰਾਂ ਸਾਲਾਂ ਵਿਚ 
ਸਾਡੀ ਪਾਰਟੀ ਨੇ ਸੱਤਾ ਹਥਿਆਉਣ ਲਈ ਭਾਰਤੀ ਜਨਤਾ 
ਦੀ ਪਹਿਲੀ ਸੁਚੌਤ ਅਤੇ ਜਥੋਬੋਦ ਲੜਾਈ ਦੀ ਅਗਵਾਈ 
ਕੀਤੀ, ਵਹਿਸ਼ੀਆਨਾ ਜ਼ੁਲਮ ਦਾ ਟਾਕਰਾ ਕੀਤਾ ਅਤੇ 
ਲਹਿਰ ਨੂੰ ਸੱਟ ਲੱਗਣ ਅਤੇ 'ਡ੍ਰੋਘੀ ਫੁੱਟ ਦੇ ਬਾਵਜੂਦ 
ਜਮਹੂਰੀ ,ਪੌਲਾਂ ਦੀ ਮੂਹਰਲੀ ਕਤਾਰ ਵਿਚ ਵੱਖ-ਵੱਖ 
ਰ੍ਰਪਾਂ ਵਿਚ ਰਹੀ । ਵੱਖ-ਵੱਖ ਹਿੱਸਿਆਂ ਵਿਚ ਟੁਟੀ 
ਸੀ.ਪੀ.ਆਈ. (ਐਮ. ਐਲ) ਅੱਜ ਵੀ ਭਾਰਤੀ ਇਨ- 
ਕਲਾਬ ਦਾ ਹਰਾਵਲ ਦਸਤਾ ਹੈ ਅਤੇ ਭਾਰਤੀ ਜਨਤਾ 
ਤਹਿ ਦਿਲੋਂ" ਸਾਡਾ ਏਕਾ ਅਤੇ ਮੌਜੂਦਾ ਸਿਆਸੀ ਹਾਲਤ 
ਵਿਚ ਸਾਡੀ ਅਸਰਦਾਰ ਦਖਲ-ਅੰਦਾਜ਼ੀ ਚਾਹੁੰਦੀ ਹੈ ॥ 
ਵੱਖ ਵੱਖ ਟੋਟਿਆਂ ਵਿਚ ਵੰਡਿਆਂ ਰਹਿਣਾ ਗੈਰ-ਪਾਂਰਟੀ 
ਕਮਿਊਨਿਸਟ ਇਨਕਲਾਬੀਆਂ ਨੂੰ ਆਪਣੀ ਹਦ ਬਣਾਈ 
ਰੱਖਣ ਦਾ ਮੌਕਾ ਦਿੰਦਾ ਹੈ ਅਤੇ ਜਨਤਾ ਦੇ ਜਮਹੂਰੀ ਘੋਲਾਂ 
ਨੂੰ ਉੱਨਤ ਪੱਧਰ ਤੇ ਲਿਜਾਣ ਦੀ ਸਾਡੀ ਅੰਦਰੂਨੀ 
ਸਮਰੱਥਾ ਕੁਛ ਦੱਬਵ)" ਹੀ ਰਹਿ ਜਾਂਦੀ ਹੈ । ਏਸੇ ਲਈ 
ਸੀ.ਪੀ.ਆਈ. (ਐਮ.ਐਲ) ਦਾ ਏਕਾ ਕੁੱਲ ਕਮਿਊਨਿਸਟ 
ਇਨਕਲਾਬੀ ਗਰੁੱਪ ਨੂੰ ਇਕ ਮੁੱਠ ਕਰਨ ਦੀ ਕ੍ਰੇਜੀ ਹੈ 
ਅਤੇ ਇਹ ਸਾਨੂੰ ਅਧੂਰੋ ਜਮਹੂਰੀ ਇਨਕਲਾਬ ਨੂੰ ਪੂਰਾ 
ਕਰਨ ਲਾਇਕ ਤਾਜ਼ਾ ਪਰਚੰਡ ਤਾਕਤ ਨਾਲ ਜ਼ਰੂਰ ਹੀ 
ਭਰ ਦੇਵੇਗਾ । 

ਭਾਵੇ` ਸਾਂਡਾ ਵਿਰ੍ਹਸਾ ਸਾਂਝਾ ਹੈ ਪਰ ਇਹ ਵੀ 
ਇਕ ਡਾਢੀ ਅਸਲੀਅਤ ਹੈ ਕਿ ਅਸੀ ਲੰਮੋ ਸਮੋ ਤੋ 
ਅੱਡ-ਅੱਡ ਕੰਮ ਕਰ ਰਹੋ ਹਾਂ । ਭਾਵੇ ਇਸ ਪਿੱਛੋਂ ਕਾਰਣ 

# 35 


ਕੌਈ ਵੀ ਹੋਵੇ ਪਰ ਲੰਮੋ' ਸਮੇਂ ਦੇ ਵਿਛੋਂੜੇ ਨੰ ਸਾਡੇ 
ਅੰਦਰ ਆਪਸੀ ਮੋਲ ਜੋਲ ਅਤੇ ਇਕਰ੍ਹਪੜ। ਦੇ ਵਿਕਾਸ 
ਨੂੰ ਕਾਫ਼ੀ ਹੱਦ ਤੱਕ ਕਮਜ਼ੋਰ ਕਰ ਦਿੱਤਾ ਹੈ, ਸੌੜੀ ਅਤੇ 
ਗਰੁੱਪ-ਮਨੌਬਿਜਤੀ ਨੂੰ ਮਜ਼ਬੂਤ ਕਰਨ ਵਿਚ ਮਦਦ ਕੀਤੀ 
ਹੈ ਅਤੇ ਸਾਡੋਂ ਅੰਦਰਲੀ ਖਾਈ ਨੂੰ ਸਥਾਈ ਬਣਾਉਣ ਦੀ 
ਕੋਸ਼ਿਸ਼ ਕੀਤੀ ਹੈ । ਪਰ ਹਰ ਸਾਲ 22 ਅਪਰੈਲ ਸਾਨੂੰ 
ਆਪਣੀ ਸਾਂਝੀ ਬੈਸ-ਪਰੌਪਰਾ ਅਤੇ ਸਾਂਝੇ ਪਿਛੋਕੜ ਦੀ 
ਯਾਦ ਦੁਆਉਦਾ ਹੈ । ਕੀ ਅਸ਼ੀ ਆਪਣੀ ਪਾਰਟੀ ਦੀ 
ਮੌਜੂਦਾ ਪੰਦਰਵੀ" ਵ੍ਹੋ-ਗੰਢ ਤੇ ਰਵਾਇਤ-ਰਸਮਾਂ ਹੀ 
ਕਰਾਂਗੇ ਜਾਂ ਇਸ ਲੰਮੇ ਵਿਛੌੜੇ ਦੋ ਅਧਿਆਇ ਨੂੰ ਖਤਮ 
ਕਰਨ ਖ਼ਾਤਰ ਕੋਈ ਕਾਰਗਰ ਕਦਮ ਚੁੱਕੇਗੇ ? ਅਸੀ” 
ਸੀ, ਪੀ. ਆਈ. (ਐਮ. ਐਲ.) ਦੇ ਵੱਖ ਵੱਖ ਟੋਟਿਆਂ 
ਦੀਆਂ ਕਤਾਰਾਂ ਨੂੰ ਸੱਦਾ ਦਿੰਦੇ ਹਾਂ ਕਿ ਉਹ ਏਕੇ ਦੀਆਂ 
ਕੋਸ਼ਜ਼ਾਂ ਤੇ ਆਪਣਾ ਅਸਰ 'ਪਾਉਣ, ਹੈਠ' ਦਬਾਅ ਪਾਉਣ 
ਅਤੇ ਏਸ ਗੱਲ ਦੀ ਕੋਸ਼ਸ਼ ਕਕਨ ਕਿ ਉਨ੍ਹਾਂ ਦੇ ਆਗੂ ਵੀ 
ਪਾਰਟੀ ਬਣਨ ਦੋਂ ਸੋਹਲਵੇ' ਵੇਰ੍ਹ ਅੰਦਰ ਪਾਰਟੀ-ਏਂਕੇ 
ਲਈ ਠੋਸ ਕਦਮ ਚੁੱਕਣ ਲਈ ਮਜਬੂਰ ਹੋ ਜਾਣ । 

ਜਤ ਤੋ? ਪਹਿਲਾਂ ਸਾਂਝੇ ਮਜਲੇ ਤੇ ਸਝ। ਕਾਰਵਾਈ 
ਦਾ ਵਿਕਾਸ ਕਰਨ ਅਤੇ ਹਰ ਪੁੱਧਨ ਤੇ ਵੱਖ-ਵੱਖ ਮਰ” 
ਚਿਆਂ ਦੇ ਕੌਮ ਵਿਚ ਤਾਲਮੇਲ ਕ'ਇਮ ਕਰਨ ਖਾਤਰ 
ਪੁਰਜ਼ੋਰ ਕੌਸ਼ਸ਼ ਕੀਤੀ ਜਾਣੀ ਚਾਹੀਦੀ ਹੈ । ਕਾਰਵ ਈਂ 
ਦੀ ਇਸ ਏਕਤਾ ਰਾਹੀ” ਅਸੀ` ਪਾਰਟੀ ਦੇ ਟੋਟਿਆਂ 
ਵਿਚਾਲੇ ਖੜੀ ਕੰਧ ਢਾਹੁਣ ਲਿਚ ਕ੍ਝ ਧੱਦ ਤੱਕ ਸਫਲ 
ਹੋਵਾਂਗੇ, ਸਾਡਾ ਆਪਸੀ ਮੋਲ ਜੋਲ ਅਤੇ ਪਾਰਟੀ ਕਤਾਰਾਂ 
ਦੀ ਇਕਰ੍ਹਪਤਾ ਵੀ ਵਧੇਗੀ ਇਸ ਨਾਲ 'ਸਸਾਡ ਮ੍ੜ-ਏਕੋ 
ਦਾ ਭੰਤਿਕ ਅਧਾਰ ਹੌਰ ਵੀ ਤਾਂਕਤਵਾਰ ਬਣਗਾ । 

ਇਸ ਦੇ ਇਲਾਵਾ ਸਾਨੂੰ ਇੱਕੋ ਇਕ, ਇਕ ਮੁੱਠ 
ਅਤੇ ਕੇ'ਦਰੀ ਅਗਵਾਈ ਹੇਠ ਸਾਡੀ ਮੁਕੰਮਲ ਏਕਤਾ ਢੋ 
ਸੁਆਲ ਤੇ ਗੈਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ 
ਹੈ। ਬੁਨਿਆਦੀ ਮਸਲਿਆਂ (ਜਿਵੇ ਮਾਰਕਸਵਾਦ= 
ਲੰਨਿਨਵਾਫ-ਮਾਓ ਵਿਚ'ਰਧ'ਰ/ ਬਾਰੋ ਅਤੇ ਇਲਾਕਾ 
”ਵਾਰ ਸੱਤ ਹਥਿਆਉਣ ਵੱਲ ਸਾਡੀ ਪਰਤੀਬੰਧਤਾ) ਉੱਤੇ 
ਏਕੇ ਦੇ ਥਾਵਜੂਦ ਅਸੀਂ` ਖਿ' ਡੰ-ਪੁੱਡੇ ਕਿਓ” ਹਾਂ ? ਜ਼ਰ੍ਰ 
ਹੀ, ਸਿਰਫ ਚੰਦ ਬੁਨਿਆਦੀ ਮਸਲਿਆਂ ਤੇ ਜਾਂ ਬੀਤੇ 
ਮਸਲਿਆਂ ਤੇ ਸਰਬਸੰਮਤੀ ਹੀ ਪਾਰਟੀ ਏਕੇ ਲਈ ਨਵੀ" 
ਸਮੱਗਰੀ (੪੪੪ 20808) ਵੀ ਜ਼ਰੂਰੀ ਹੈ.। ਅਤੇ ਜੋਂ 
ਅਸੀ" ਸੱਚਮੁੱਚ ਠੌਜ ਅਰਥਾਂ ਵਿਚ ਪਾਰਟੀ ਏਕੋ ਦੇ ਕੌਮ 
ਨੂੰ ਅਗਾਂਹ ਵਧਾਉਣਾ ਚਾਹੁੰਦੇ ਹਾਂ ਤਾਂ ਕ) ਇਹ ਸਾਡੇ 
ਲਈ ਜ਼ਰੂਰੀ ਨਹੀ ਹੋ ਜਾਂਦਾ ਕਿ ਇਸ ਨਵੀ' ਸਮੱਗਰੀ 
ਦੀ ਨਿਸ਼ਾਨਵੇਹ) ਕਰੀਏ ਅਤੇ ਕੁਝੰ ਹੱਦ ਤੱਕ ਸਹਿਮਤ 
ਹੋਣ ਲਈ ਬਹਿਸ ਨੂੰ ਕੇ ਦਰਤ ਕਰੀਏ ? ਇਸ ਕੌਮ ਲਈ 
36 


ਵੀ, ਮਤਲਬ ਬਹਿਸ ਨੂੰ ਲਾਹੇਵੰਦ ਮੋੜ ਦੇਣ ਲਈ ਵੀ 
ਪਾਰਟੀ ਕਤਾਰਾਂ ਅਹਿਮ ਰੋਲ ਅਦਾ ਕਰ ਸਕਦੀਆਂ 
ਹਨ । 

ਏਸੇ ਸੋਧ ਵਿਚ ਅਗਾਂਹ ਵਧ ਕੇ ਅਸੀ' ਇਕ 
ਏਕਤ=ਕਾਂਗਰਸ ਸੱਦਣ ਵਿਚ ਸਫਲ ਹੋ ਸਕਦੇ ਹਾਂ 
ਜਿਹੜਾ ਕਿ ਸੱਚਾ ਪਾਰਟੀ ਏਕਾ ਹਾਸਲ ਕਰਨ ਦਾ 
ਇੱਥੋ ਇੱਕ ਰਾਹ ਹੈ । ਵਿਕਾਸਸ਼ੀਲ ਲੌਕ-ਘੋਲਾਂ ਦੀ 
ਅਗਵਾਈ ਕਰਦੀ ਸੀ ਸੀ ਪੀ. ਆਈ. (ਐਮ. ਐਲ,) 
ਸਾਰੋਂ ਦੈਤਾਂ-ਰਾਖਸ਼ਾਂ ਲਈ ਮੌਤ ਦੀ ਘੰਟੀ ਵਜਾਏਗੀ ਅਤੇ 
ਨਵ੍ਰੇ' ਜਮਹ੍ਰ) ਭਾਰਤ ਦੀ ਅਐਗਰਦੂਤ ਬਣੇਗੀ । ਆਓ 
`ਅਸੀ' ਸਾਰੋ ਰਲ ਕੇ ਸਿੱਖੀਏ ਅਤੇ ਇਸ ਉਦੋਸ਼ ਵਲ 
ਅਗਾਂਹ ਵਧੰਏ । ਆਉ ਆਪਾਂ ਭਾਰਤੀ ਜਨਤ' ਦੀ 
ਲੰਮੇ" ਸਮੇ' ਤੱ' ਸੌਜੀਈ ਆਸ ਨੂੰ ਅਮਲੀ ਜਾਮਾ ਪੁ੍‌ਆਉਣ 
ਲਈ ਆਪਣੀ ਸਰੀ ਤਾਕਤ ਝੌਕ ਦੇਈਏ । ਇਕ ਤਾਂ 
ਆਪਾਂ ਹੋਣਾ ਹੀ ਹੈ-- ਇਹ ਸਾਡਾ ਪਰਟੀ ਬਣਨ ਦੀ 
ਪੰਦਰਹਵੀ' ਵਰ੍ਹੇ ਗੰਢ ਤੇ ਸਭ ਤੋਂ' ਵੱਧ ਢੁੱਕਵਾਂ ਪੱਕਾ 
ਇਰਾਦਾ ਹੈ । ਟ 
4. ਅਖਾਂ ਨਾ ਮੀਚੋ--ਸੋਜੀਦਾ ਬਣੋ 

ਸਮਤਾ ਮਾਰਚ 8੬ 'ਚ ਛਪੀ ਰਵਿੰਦਰ ਲੁਧਿਆਨਾ 
ਦੀ ਚਿੱਠੀ ਬੀਤੇ ਦੇ ਮੁਲੂਅੰਕਣ ਦੇ ਢੰਗ ਬ੍ਰਾਰੇ ਇਨਕਲ'ਬੀ 
ਸਫਾਂ ਨੂੰ ਜ' ਸੱਦਾ ਦਿੰਦੀ ਹੈ । ਕਟੜਪੰਥੀ ਤੇ ਸੰਕੀਰਣਤਾ- 
ਵਾਦੀ ਪਹੁੰਚ ਦਾ ਪ੍ਰਗਟਾਅ ਹੀ ਹੈ । ਉਨ੍ਹਾਂ ਜਿਸ ਅੱਠ 
ਦੱਸ` ਬੰਚਿਆਂ ਦੀ ਆਲ ਇੰਡੀਆਂ ਪਾਰਟੀ ਦੇ ਤਮਾਸ਼ੇ 
ਨੂੰ ਬੰਦ ਕਰਨ ਖੱਲ੍ਹਾ ਸੱਦਾ ਦਿੱਤਾ ਹੈ ਉਸਦਾ ਸਬੰਧ 


` ਰੈਵੇਲ੍ਹਸਨਰੀ ਕਮਿਉਨਿਸਟ ਪਾਰਟੀ ਭਾਰਤ ਤੋ' ਹੈ । 


ਰਵਿੰਦਰ ਜੀ ਜੋ ਸੰਸਰ“ਇਨਕਲਾਬ ਤੇ ਭਾਰਤੀ ਇਨ- 
ਕਲਾਬੀ ਲਹਿਰ ਨੂੰ ਵਿਕਸਤ ਹੁੰਦੈ ਦੇਖਣਾ ਹੈ ਤਾਂ ਉਨ੍ਹਾਂ 
'ਅੱਠ ਦਸ ਬੈਦਿਆਂ' ਦੀ ਪਾਰਟੀ ਦੀਆਂ ਪੁਜਾਂਸ਼ਨ' ਨੂੰ 
ਵੀ ਦੋਖਣਾ ਪਵੇਗਾ । 

ਸੰਸਾਰ ਇਨਕਲਾਬੀ ਕਮਿਊਨਿਸਟ ਲਹਿਰ ਵਿਚ 
ਵਿਚਾਰਧਾਰਕ ਰੱਟੇ ਦੇ ਸ਼ਰ੍‌ਆਲ 1976 ਵਿਚ ਕਾਮਰੋਡ 
ਮਾਉ ਦੀ ਮੌਤ ਤੋਂ' ਪਿਛੋ` ਚੀਨ ਵਿਚ ਸਰਮਾਏਦਾਰਾ ਧਿਰ 
ਤੰਗ ਸ਼'ਓਂ ਪਿੰਗ ਵਲੋ“ 'ਤਿੰਨ ਦ੍ਰਨੀਆ `ਦੇ ਸਿਧਾਂਤ' 
ਦੇ ਨਾਲ ਸੁਰੂ ਹੋਇਆ ਹੈ । ਸੰਸਾਰ ਪੱਧਰ ਤੇ ਚੱਲੋ ਇਸ 
ਵਿਚ'ਰਧ'ਚਕ ਘੋਲ ਵਿਚ ਸੌਸਾਰ ਕਮਿਊਨਿਸਟ ਲਹਿਰ 
ਦ)ਆਂ ਦਰ੍ਹਸਤ ਪੁਜ਼ੀਸ਼ਨ! ਨਿਖਾਰਨ ਵਿੱਚ ਜਿ £. ਨ. 
((. 5. %. ਨੇ ਜੋ ਹਿੱਸਾ ਪਾਇਆ ਹੈ ਸਲਾਹੁਣਯੋਗ 
ਹੈ। 980 ਦੀ ਪਤਝੜ 'ਚ ਜਾਰੀ ਕੀਤੇ ਤੇਰਾਂ ਦੋਸ਼ਾਂ ਦੇ 
ਕਮਿਉਨਿਸਟ ਇਨਕਲਾਬੀਆਂ ਵੈਲੋ' ਸਾਂਝੇ ਬਿਆਨ (ਜੋ 
ਪੰਜਾਬੀ `ਚ ਜੌਕਾਰਾ ਪ੍ਰਕਾਸ਼ਨ ਨੋ ਛਾਪਿਆ ਸੰ) ਸੰਸਾਰ 
ਇਨਕਲਾਬੀ ਲਹਿਰ ਦੀ ਏਕੜਾ ਵੱਲ ਪੁਟਿਆ ਕਦਮ 
ਹੋ ਨਿਬੜਿਆ । ਕੌਮਾਂਤਰੀ ਕਮਿਊਨਿਸਟ ਲਹਿਰ ਦੀ 


ਏਕਤਾ ਲਈ ਬੁਨਿਆਦੀ ਅਸ੍ਰਲ ਨਾਮੀ ਦਸਤਾਵੇਜ ਜੋ 
ਅਮਰੀਕਾ ਤੇ ਚਿੱਲੀ ਦੀਅਂ ਪਾਰਟੀਆਂ ਵਲੋਂ' ਜਾਰੀ ਕੀਤੀ 
ਗਈ ਸੀ, ਵਿਚਾਰਧਾਰਕ ਸੁਆਲਾਂ ਤੇ ਰਟਿਆਂ ਤੇ ਕਮਿ. 
ਇਨਕਲਾਬੀਆਂ ਦੀਆਂ ਦਰ੍ਸਤ ਪ੍ਰਜੀਸ਼ਨਾਂ ਤੇ ਸਪੱਸ਼ਟ 
ਨਿਖ੍ਰੋੜਿਆਂ ਦੀ ਨਿਸ਼ਾਨਦੇਹੀ ਕਰਦਾ ਹੈ ਜੋ ਅਨੇਕਾਂ ਭਾਸ਼ਾਵਾਂ 
ਵਿਚ ਅਨੁਵਾਦ ਹੋ ਚੁੱਕਾ ਹੈ । ਕੌਮਾਂਤਰੀ ਕਮਿਊ!ਨਸਟ 
ਇਨਕਲਾਬੀ ਗਰੁੱਪ ਤੇ ਪਾਰਟ)ਆਂ ਸਿਰ ਤੋੜ ਕੋਸ਼ਿਸ਼ਾਂ 
`ਚ ਜੁੱਟੀਆਂ ਹੋਈਆਂ ਹਨ ਤੇ ਖਾਸ ਮਜ਼ਬੂਤ ਕਰਨ ਲਈ 
ਬੀਤੇ ਦੀਆਂ ਰਹੀਆਂ ਕਮਜ਼ੋਰੀਆਂ ਤੇ ਉੱ'ਗਲਾਂ ਰੱਖਣੀਆਂ 
ਨਾਕਾਰਾਤਮਕ ਪਹੁੰਚ ਨਹੀ” । ਸਗੋ" ਇਨ੍ਹਾਂ ਸੁਆਲਾਂ ਨੂੰ 
ਅੱਖਾਂ ਬਦ ਕਰਕੇ ਦੇਖਣਾ ਕਟੜਪੰਥੀ ਸੋਚ ਦੀ ਨਿਸ਼ਾਨੀ 
ਹੈ, ਜਿਸ ਦੀ ਸ਼ਿਕਾਰ ਰਾਵਿੰਦਰ ਦੀ ਧਿਰ ਹੈ । ਇਹ 
ਸਭ ਕੁਝ ਰਵਿੰਦਰ ਜੀ ਰੁਮਾਂਟਿਕ ਪੱਧਰ ਤੇ 'ਛੋਤੀ ਛਤੀ 
ਇਨਕਲਾਬ ਲਿਆਉਣ ਲਈ ਨਹੀ" ਹੋ ਰਿਹਾ ਅਤੇ ਨਾ 
ਹਾਂ ਲੰਮੀਆਂ ਤਾਣ ਕੇ ਸੌਣ ਨਾਲ ਹੌਣਾ ਹੈ । ਲੜ ਹੈ ਅੱਜ 
ਸੰਸਾਰ ਦੀ ਇਨਕਲਾਬੀ ਲਹਿਰ ਨੂੰ, ਬੀਤੇ ਬਾਰੋ ਡੂੰਘਾਈ 
ਤੇ ਗੰਭੀਰਤਾ ਨਾਲ ਸੋਚਦਿਆਂ ਇਸ ਨੂੰ ਦਰਪੌਸ਼ ਸੁਆਲਾਂ 
ਤੇ ਦਰੁਸਤ ਸਮਝ ਨਿਤਾਰਨ ਦੀ । ਇਥੇ ਰਾਵਿੰਦਰ ਜੀ 
ਤੇ ਹੋਰ ਸਾਬੀਆ ਨੂੰ 'ਅੱਠ ਦਸ ਬੈਦਿਆਂ' ਦੀ ਪਾਰਟੀ 
ਸ6੦7। ਦੀਆਂ ਮੌਜੂਦਾ ਸੰਸਾਰ ਹਾਲਤ ਦੇ ਕੀਤੇ ਵਿਸ਼- 
ਲੌਸਨ ਤੇ ਜੇ ਫਰਕ ਲਗਦੇ ਹਨ ਤਾਂ ਉਹ ਬਹਿਸ ਵਿਚ ਪੰ 
ਸਕਦੇ ਹਨ । ਪਰ 'ਤਮਾਸ਼ਾ ਬੰਦ ਕਰਨ”ਦਾ ਸੱਦਾ ਮਹਿਜ਼ 
ਕਟੜਪੰਥੀਪ੍ਣੇ ਦੀ ਹੀ ਨਿਸ਼ਾਨੀ ਹੈ । ਜੋ ਇਨ੍ਹਾਂ ਸਾਥੀਆਂ 
ਨੇ ਸ੦੮ਨ-ਦੀਆਂ ਮਹੱਤਵਪੂਰਨ ਲਿਖਤਾਂ 'ਕਮਿਊ ਨਿਸਟ 
ਕੌਮਾਂਤਰੀ ਦੀ ਲੋੜ ਕਿਉ” ਨਵੈਬਰ 83, ਕੌਮਾਂਤਰ) 
ਕਮਿਊਨਿਸਟ ਲਹਿਰ ਦੀ ਉਸਾਰੀ ਦੌ ਸੁਆਲ ਬਾਰੇ, 
ਜਨਵਰੀ 84, “ਸੋਸਾਰ ਦੀ ਅਜੋਕੀ ਵਿਸਫੋਟਕ ਹਾਲਤ 
ਬਾਰੇ ਨਿਰਣਾ ਵਿਸ਼ੋਸ਼ ਮੌਕਾ ਮੋਲ ਬਾਰੇ ਦਰੁਸਤ ਸਮਝ 
(ਅਜਿਹੇ ਇਤਿਹਾਸਕ ਮੌਕਾ ਮੌਲ ਕਦੇ ਕਦਾਈ” ਆਉਂ'ਦੋ 
ਹਨ (ਮਈ ਤੇ ਜੂਨ 83 ਦੇ ਜੈਕਾਰੇ) ਅਤੇ ਕਮਿਊਨਿਸਟ 
ਕੌਮਾਂਤਰੀ ਤੋਂ ਵਿਸ਼ੌਸ਼ ਜੈਕਾਰ£ ਪੜ੍ਹੀਆਂ ਹੁੰਦੀਆਂ ਤੇ ਪੜ੍ਹਨ 
ਪਿਛੋ' ਵਿਚ'ਰੀਆਂ ਹੁੰਦੀਆਂ ਤਾਂ ਉਹ 8-10 ਬੰਦੇ ਦੀ 
ਪਾਰਟੀ ਨਾ ਭਹਿੰਦੇ । ਕੱਮਾਂਤਰੀ ਕਮਿਊਨਿਸਟ ਲਹਿਰ 
ਦੀਆਂ ਵਿਚਾਰਧਾਰਕ ਪੂਜੀਸ਼ਨਾਂ ਨੂੰ ੧੮॥। ਨੇ ਤਾਂ ਸਾਰੇ 
ਇਨਕਲਾਬੀ ਹਲਕਿਆ ਦੇ-ਸਾਹਮਣੇ ਰੱਖਣ ਦ/ ਜੁਰਅਤ- 
ਮੰਦ ਕਦਮ ਰਖਿਆ ਹੈ । ਰਾਵਿੰਦਰ ਹੋਰੀ, ਕੋਈ ਕਿਤੇ 
ਹੈ ਤਾਂ ਬਹਿਸ ਵਿਚ ਪੌਣ । ਹਕੀਕਤਾਂ ਵੱਲ ਆਉ ਦੇ 
ਕਮਿਊਨਿਸਟ ਹਮੌਸ਼ਾ ਹਕੀਕਤਵਾਦੀ ਨੂੰਦੇ ਹਨ ਨਾਕਾਰਾ- 
ਆਂਤਮਕਵਾਦੀ ਨਹੀ” ਸਗੌ" ਹਕੀਕਤਾਂ ਤੋ' ਅੱਖਾਂ ਮੀਟਣਾ 
ਕੋਟੜ-ਪੰਥੀਆਂ ਦੀ ਨਿਸ਼ਾਨੀ ਹੈ । 
ਭਾਰਤੀ ਇਨਕਲਾਬੀ ਲਹਿਰ ਦੇ ਰਟਿਆਂ 


ਦਰਪੌੌਸ਼ ਸੁਆਲ ਬਾਰੋਂ ੧£ਮਿ ਆਪਣੀ ਪੁਜੀਸ਼ਨ ਲੈ 
ਕੋ ਆਈ ਹੈ। ਜਿਸ ਤੇ ਬਹਿਸ ਕੇ'ਦਰਤ ਕਰਨ ਚਾਹ'ਦੀ 
ਹੈ। ਨਕਸਲਵਾੜੀ ਦੀ ਬਗਾਵਤ ਤੋਂ' ਪਿੱਛੋ 1970 'ਚ 
ਸੀ. ਪੀ ਆਈ. ਐਮ. ਔਲ. ਦਾ ਬਣਨਾ ਇਕ ਸ਼੍ਭ 
ਆਗਮਨ ਸੀ ਪਰ 511,#1 ਭਾਰਤੀ ਇਨਕਲਾਬ ਦੇ 
ਪ੍ਰੋਗਰਾਮ ਵਿਚ ਕਈ ਕਮਜ਼ੌਰੀਆਂ ਛੁਪਾਈ ਬੈਠੀ ਸੀ । 
ਇਹੀ ਕਾਰਨ ਹੈ, 1870 ਤੋ ਲੰ-ਕੇ 1984 ਤਕ ਲਹਿਰ 
ਖਿੰਡਾਂ ਦਾ ਸ਼ਿਕਾਰ ਹੁੰਦੀ ਗਈ । ਇਹ ਕਮਜ਼ੌਰੀਆਂ 
ਭਾਰਤੀ ਸਮਾਜ ਦੇ ਜਮਾਤੀ ਵਿਸ਼ਲੌਸ਼ਨ ਤੇ ਇਥੋ" ਦੇ ਆਰ- 
ਥਕ ਵਿਸ਼ਲੋਸ਼ਨ ਦੇ ਇਨਕਲਾਬ ਦੇ ਰਾਹ ਨਾਲ-ਸ੍ਬੋਧਤ 
ਹਨ ਜਿਨ੍ਹਾਂ ਉਤੇ ੨671 ਨੇ ਉੱ'ਗਲ ਧਰੀ ਹੈ । ਅਸੀ” 
ਭਾਰਤੀ ਇਨਕਲਾਬੀਆਂ ਨੇ ਚੀਨ ਦੀ ਹੂ-ਬ-ਹੂ ਨਕਲ 
ਕੀਤੀ ਸੀ । ਨਾ ਸਾਡੋ ਪਾਸ ਇਥੋ ਦਾ ਸਹੀ ਆਰਥਕ 
ਵਿਸ਼ਲੇਸਨ ਹੀ ਸੀ ਨਾ ਹੀ ਜਮਾਤੀ ਵਿਸ਼ਲੋਸ਼ਨ ਸੀ । 
ਇਨਕਲਾਬ ਦਾ ਰਾਹ ਕਦਾਚਿਤ ਵੀ ਇਥੋ" ਦੀਆਂ ਹਾਲਤਾਂ 
ਦੇ ਫਿੱਟ ਨਹੀ' ਸੀ । ਇਹੀ ਕਾਰਨ ਹੈ ਦੇਸ਼ ਦੇ ਅਨੇਕਾਂ 
ਭਾਗਾਂ ਵਿਚ ਓਨੀਆਂ ਛੌਟੀਆਂ ਛੋਟੀਆਂ ਲਹਿਰਾਂ ਅੰਤ ਨੂੰ 
ਲਹਿਰ ਨੂੰ ਖਿੰਡਾਉਨ ਵੱਲ ਵਧੀਆਂ, 16 ਸਾਲਾਂ ਦਾ ਤਜ- 
ਰਬਾਂ ਇਹੀ ਹੈ। ਬੀਰ ਭਰਮ, ਸਿ੍‌ ਕਾਕ੍ਲਮ, ਭੰਜਪੂਰ,ਆਧਰਾਂ 
ਤੇ ਮਹਾਰਾਸ਼ਟਰ ਦੀਆਂ ਕਿਸਾਨੀ ਲਹਿਰਾਂ ਕਿਨ੍ਹਾਂ ਹੀ ਕੁਝ 
ਗਿਣਿਆ ਜਾ ਸਕਦਾ ਹੈ । ੧੦71 ਨੇ ਭਾਰਤੀ ਹਾਲਤਾਂ 
ਦਾ ਠੌਸ ਅਧਿਐਨ ਕਰਕੇ ਇਹ ਗੱਲ ਨੌਟ ਕੀਤੀ ਹੈ ਕਿ 
ਚੂਜੀ ਸੰਸਾਰ ਜੰਗ ਪਿਛੋ” ਸਾਮਰਾਜ ਦੇ ਨਵਬਸਤੀਵਾਦ 
ਦੇ ਪਰਦੇ ਹੌਠ ਹੌਂਦੇ ਦੇਸ਼ 'ਚ ਖੋਤੀ ਅਤੇ ਸਨਅਤ ਦੇ 
ਵਿਕਾਸ ਤੇ ਖਾਸ ਕਰਕੇ ਖੋਤੀ ਚ ਆਏ ਮਸ਼ੀਨੀ ਇਨਕ- 
ਲਾਬ ਨੇ ਇਥੋ' ਦੀ ਪੁਰਾਣੀ ਜਮਾਤੀ ਬਣਤਰ ਨੂੰ 
ਤਬਦੀਲ ਕੀਤਾ ਹੈ ਅਤੇ ਜਗੀਰਦਾਰ ਜਮਾਤ ਪੇੱਤੂ 
ਸਰਮਾਏਵਾਰੀ 'ਚ ਤਬਦੀਲ ਹੋਈ ਹੈ । ਇਸ ਦੇਸ਼ ਨੂੰ 
ਅਰਥ ਜਗਾਰ੍ਹ ਅਰਧ ਬਸਤੀਵਾਦ ਕਹਿਣਾ ਦਰੁਸਤ ਹੈ । 
ਇਥੋ ਇਨਕਲਾਬ ਦਾ ਰਾਹ ਚੀਨ ਵਰਗ ਨਹੀ” ਸਗੋ” 
ਸਾਨੂੰ ਦੇਜ਼ ਹੁੰਢਆਪੀ ਆਮ ਬਗਾਵਤ ਦੀ ਤਿਆਰੀ 'ਚ 
ਜੁਟਣਾ ਚਾਹੀਢਾ ਹੈ । ਜ਼ਰਈ ਖੋਤਰ ਚਲੋ ਆਉ'ਦੇ 
ਜਮੀਨ _ਹਲਵਾਹਕ' ਦੇ ਨਾਹਰੇ ਨੂੰ ਉਠਾਉਣਾ `ਇਥੇ 
ਕਦਾਚਿਤ ਦੁਰਸਤ ਨਹੀ' ਸਗੋ' 'ਸਾਨੂੰ ਜ਼ਰਈ ਖੌਤਰ 'ਚ 
ਸਾਂਝੇ ਫਰਮਾਂ ਦਾ ਨਾਹਰਾ ਚੱਕਣਾ ਪਵੇਗਾ । ਵਿਸਥਾਰ 
ਲਈ ੧60। ਦੀਆਂ ਲਿਖਤਾਂ ਪੜੀਆਂ ਜਾ ਸਕਦੀਆਂ 
ਹਨ । ਜੋ ਪੰਜਾਬ ਦੇ ਕੱਟੜ ਪੰਥੀ ੧੦॥੮। ਦੀਆਂ ਵਜ਼ਨ- 
ਦਾਰ ਪ੍ਰਜ਼ੀਸ਼ਨਾਂ ਨੂੰ ਬਿਨਾ ਦਲੀਲਾਂ ਤੋਂ ਬਹਿਸ ਕੀਤਿਆਂ 
ਸਿਰਫ ਅਖਾਂ ਬੰਦ ਕਰਕੇ 'ਤਮਾਸ਼ੇ ਨੂੰ ਬੰਏ' ਕਰਨ ਦੀ 
ਰੱਟ ਲਾਉ'ਦੇ-ਹਨ ਤਾਂ ਮਾਫਕਰਨਾ-ਓਹ ਅਜੇਹੀ ਬੀਮਾਰੀ 
ਨੂੰ ਅਜੇ ਵੀ -ਚੰਬੜੋ ਬੈਠੇ ਹਨ ਜਿਸ ਨੇ ਲਹਿਰ ਦਾ ਸੋਲਾਂ 
37 


ਸਾਲ ਨੁਕਸਾਨ ਹੀ ਕਰਵਾਇਆ । ਇਥੋ ਇਹ ਦਸਣਾ ਵ 
ਕਥਾਂ ਨਹੀ` ਕਿ ੧੮॥। ਵਲੋ ਚਲਾਈ ਦੇਸ਼ ਵਿਆਪੀ 
ਪਾਰਟੀ ਉਸਾਰੀ ਲਈ ਹੋਰਾਂ ਗਰੁੱਪਾਂ ਨਾਲ ਬਹਿਸ ਨਾਲ 
ਦੇਸ਼ਦੇ ਸਭ ਤੋ ਵਡੋ ਗਰੂਪ (੧੮,6੮11) ਮਾਸ 
ਲਾਈਨ ਗਰੂਪ ਨੇ ਹਕੀਕਤ੍ਹਾਂ ਨੂੰ ਦੇਖਣ ਵਲ ਖੁਸ਼ਗਵਾਰ 
ਮੋੜਾ ਕੱਟਿਆ ਹੈ, ਉਨ੍ਹਾਂ ਦੇ ਗੁਪਤ ਪਰਚ ਲਿਬਰੋਸ਼ਨ ਦੀ 
ਸੰਪਾਦਕੀ ਜੋ ਇਸ ਵਾਰ ਜੈਕਾਰੇ 'ਚ ਛਾਪੀ ਹੈ ਮਾਰੋ 
ਇਨਕਲਾਬੀ ਲਹਿਰ ਦੇ ਹਿਤੌਸ਼ੀਆਂ ਨੂੰ ਪੜ੍ਹਨ ਦੀ 
ਸਿਫਾਰਸ਼ ਕਰਾਂਗੇ । 
ਸੁਆਲ ਸਿਰਫ਼ ਇਹ ਹੀ ਨਹੀ” ਹੁੰਦਾ ਕਿ.ਉਹ 
. 'ਅੱਠ ਜਾਣੈ ਹਨ ਤੇ ਦੇਸ਼ ਦਾ ਸੰਸਾਰ ਦਾ ਨਿਰਣਾ ਕਿਵੇ” 
ਦਰੁਸਤ ਕਰ ਲਿਆ ਸਗੋ' ਦਿਮਾਗ ਇਥੇ ਲਾਉਣਾ 
ਚਾਹੀਦਾ ਹੈ ਕਿ ਹਕੀਕਤਾਂ ਕੀ ਹਨ । (ਭਾਵੇ' ਉਹ ਅੱਠ 
ਜਾਣੇ ਨਹੀ) ਪੰਜਾਬ ਦੀ ਇਨਕਲਾਬੀ ਲਹਿਰ ਚੋ 
ਮੁਕਾਬਲਤਨ ਮਜ਼ਬੂਤ ਧਿਰ ਹੈ । ਤਿੰਨ ਪੌਪਰ, ਜੈਕਾਰਾ, 
ਕਰਾਂਤੀਪਥ, 7੧੬ €੦00੧905੧ ੧੧੬੫੪ £011% 
ਚਲਾ ਰਹੇਂ ਹਨ ਇਨਕਲਾਬੀ ਨੌਜ਼ਵਾਨ' ਦੀ ਜਥੇਬੰਦੀ 
ਕਮਿਊਨਿਸਟ ਯ੍ਰਥ ਲੀਗ, ਟੀਚਰ,,ਤੇ ਮਜ਼ਦੂਰ ਫਰੰਣਾਂ 
ਤੇ ਕੌਮ ਕਰ ਰਹੀਆਂ ਵੱਡੀਆਂ ਸਫ਼ਾਂ ਲਈ ਬੈਠੀ ਹੈ । 
ਕੌਮਾਂਤਰੀ ਕਮਿਊਨਿਸਟ ਉਸਾਰਨ ਤੇ ਦੇਸ਼ ਵਿਆਪੀ ਪਾਰਟੀ 
ਉਸਾਰਨ ਲਈ ਸਿਰਤੌੜ ਕੋਸ਼ਿਸ਼ਾਂ 'ਚ ਜੁੱਟੀ ਹੋਈ ਹੈ । 
ਇਹ ਹਕੀਕਤ ਨੂੰ ਸਿਰਫ ਅੱਠ ਜਾਣਿਆਂ ਦੀ ਧਿਰ ਕਹਿ 
ਕੇ ਸਾਰਨਾ ਸਿਰਫ ਕਟੜ ਪੰਥੀਆਂ ਨੂੰ ਵਿਰਸੇ 'ਚ ਮਿਲੀ 
ਗੁੜ੍ਹਤੀ ਦਾ ਪ੍ਰਗਟਾਅ ਹੀ ਹੈ । 
ਜੁਆਲ ਹੈ ਕਿ ਭਾਰਤੀਤੇ ਸੰਸਾਰ ਇਨਕਲਾਬੀ ਲਹਿਰ 
ਨੂੰ ਅਗੇ ਵਧਾਉਣ ਲਈ ਜੌ ਉਹ ਪ੍ਜ਼ੀਸ਼ਨਾਂ ਲੈ ਕੇ ਆਏ 
ਚਨ ਉਹਨਾਂ 'ਚ ਕਿੰਨਾਂ ਕੁ ਵਜ਼ਨ ਹੈ । ਭਾਰਤੀ ਇਨਕਲਬ 
ਦੋ ਪ੍ਰੋਗਰਾਮ ਦਾ ਖਰੜ੍ਹਾ ਸੈਸਾਰ ਦੀਆਂ ਵਿਸਫੋਟਕ ਹਾਲਤਾਂ 
ਬਾਰੇ ਨਿਰਣਾ, ਦੇਸ਼ ਦਾ ਆਰਥਕ _ਨਿਰਣਾ _ਅਤੋ 
ਪੰਜਾਬ ਦੇ ਮੌਰਚੇ ਬਾਰੇ ਸਿਧਾਂਤਕ ਤੇ ਜਮ੍ਹਾਤ) ਵਿਸ਼ਲੋਸ਼ਨ 
ਵਾਲੀ ਦਰੁਸਤ ਸਮਝ ਨੌਜਵਾਨਾ ਅਤੇ ਵਿਦਿਆਰਥੀਆਂ 
ਦੀ ਮਾਰਗ ਦਿਸ਼ਾ ਬਾਰੇ ਸੋ 6 # ਦਾ ਮੱਤ, ਕੰਮਾਂ ਦੇ 
ਸੁਆਲ ਬਾਰੋ ਮਾਰਕਸੀ ਲੌਨਿਨੀ ਨਜ਼ਰੀਆ, ਅਧਿਆਪਕਾਂ 
ਦਾ ਸਮਾਜ 'ਚ ਰੋਲ, ਫਿਰਕਾਪ੍ਰਸਤੀ ਦੇ ਵਿਰੋਧ ਕਰਨ 
ਲਈ ਮਾਰਕਸੀ ਲੈਨਿਨੀ ਪੈੱਤੜੇ ਤੇ ਖ੍ਰੜਨਾ, ਕਿਸਾਨੀ 
ਲਹਿਰ ਦੀ ਉਸਾਰੀ ਦੀ ਸਮੱਸਿਆ ਬਾਰੇ, ਆਦਿ ਕੁਝ 
ਮਹੱਤਵਪੂਰਨ ਲਿਖਤਾਂ ਹਨ । ਕੀ ਰਾਫਿੰਦਰ ਜੰ ਦੀ ਧਿਰ 
ਜਾਂ ਹੋਰ ਸ਼ਿਰਾਂ ਪੰਜਾਬ 'ਚ ਬਹਿਸ ਵਿਚ ਪਈਆਂ `ਹਨ ਤੇ 
ਉਨ੍ਹਾਂ ੧ 6 £ /ਦੇ ਤਮਾਸ਼ੇ ਨੂੰ ਥੰਦ ਕਰਨ ਦਾ ਢਲੌਰਾਨਾਂ 
ਕਦਮ ਕਿਉ” ਨਹੀ" ਚੁਕਿਆ 7 ਭਾਰਤੀ ਇਨਕਲਾਬੀ 
ਪ੍ਰਤੀ' ਸੰਜੀਦਾ ਧਿਰਾਂ ਨੂੰ ਲੰਬੀਆਂ ਤਾਣ ਕੇ ਸੌਣਾ ਹੀ 
38 


ਆਉਦਾ ਹੈ ਜਾਂ ਫਿਰ ਕਦੀ ਕਦੀ ਇਹ 'ਉਚਰ'” ਢਿੰਦੇ 
ਨੇ ਤਮਾਸ਼ਾ ਬੈਦ ਕਰੋ' 

ਹਕੀਕਤਾਂ ਤੋਂ ” ਅੱਖਾਂ ਮੀਟਣਾ ਕਟੜਪੰਥੀ ਸੋਚ 
ਦੀਆਂ ਜੜ੍ਹਾਂ ਵਿਚ 'ਪਸਰਿਆ ਕੈੱਸਰ ਰੂਪ। ਜ਼ਹਿਰ ਹੈ । 
ਜੋ. 'ਤਮਾਸ਼ੇ ਨੂੰ ਬੰਦ ਕਰਨ ਦੀਆਂ ਟਾਹਰਾਂ ਮਾਰ ਕੇ 
ਸਾਰਦਾ ਹੈ । ਹਕੀਕਤਾਂ ਤੇ ਬੋਲਣ ਸਮੇ” ਉਸ ਦਾ ਮੂੰਹ 
ਬੈਦ ਹੋ ਜਾਂਦਾ ਹੈ ਬੱਤੀ ਦੇ ਬੱਤੀ ਦੰਦ ਮਿਚ ਜਾਂਦੇ ਹਨ । 
ਅਸੀ ਇਨਕਲਾਬੀ ਲਹਿਰ ਦੇ ਹਜ਼ਾਰਾਂ ਹਮਦਰਦਾਂ ਨੂੰ 
ਅੱਜ ਲਹਿਰ ਨੂੰ ਦਰਪੋਸ਼ ਸੁਆਲਾਂ ਨੂੰ ਗੈਭੀਰ ਹੋ ਕੇ 
ਵਿਦਰਨ ਤੇ ਬਹਿਸ ਕਰਨ ਦਾ ਸੱਦਾ ਦੇਵਾਂਗੇ ਤਾਂ ਜੋ 
ਇਨਕਲਾਬੀ ਲਹਿਰ ਨੂੰ ਚੁੰਬੜੀਆਂ ਕੱਟੜਪੰਥੀ ਕੈ'ਸਰ 
ਰੂਪੀ ਨਾ ਮੁਰਾਦ ਬੀਮਾਰੀਆਂ ਤੋ ਖਹਿੜਾ ਛੂਡਾ ਕੇ ਅਗੇ 
ਵਧਿਆ ਜਾ ਸਕੈ । ਜਿਸ ਦਾ ਸ਼ਿਕਾਰ ਰਾਵਿੰਦਰ 
ਲੁਧਿਆਨਾ ਹੈ । - 
5. ਅੰਨਦਾਤਾ ਤੋਂ ਭਿਖਾਰੀ 

ਸਮਤਾ ਜਿਵੇ” ਨ' ਕਿਵੇ ਪੜ੍ਹ ਲਈਦਾ ਹੈ । 
ਪਿਛਲੋ ਮਹੀਨੇ 'ਪਾਠਕ-ਲੋਖਕ ਫੇਰਮ' ਵਿਚ ਪ੍ਰੋਫੈਸਰ 
ਭਾਰਦਵਾਜ ਦੇ ਲੌਖ 'ਅਨਦਾਤਾ ਕਿ ਭਿਖਾਰੀ' ਉਤੇ ਕਾਫੀ 
ਬਹਿਸ ਹੋਈ ਹੈ, ਜਿਸ ਵਿੱਚ ਪ੍ਰੰਫਸ਼ਰ ਦ) ਉਪਭਾਵ੍ਕਤਾ 
ਤੇ ਬੋਸਮਝੀ ਉਤੇ ਕਈ ਸੱਜਣਾਂ ਨੇ ਸਵਾਲ ਉਠਾਏ ਹਨ । 
ਗੱਲ ਠੀਕ ਹੀ ਹੈ “ ਕਿਸਾਨ ਲਈ ਤਾਂ ਏਥੇ ਸਾਰੇ 
ਗਿਆਨੀਆਂ-ਵਿਗਿਆਨੀਆਂ ਕੇਲ ਦੂਖ-ਦਰਦ ਹੈ ਪਰ 
ਕਿਸਾਨ ਦੋ ਸਾਥੀ ਕਾਮੋਂ ਲਈ ਕੌਈ ਨਹੀ" ਸੋਚਦਾ । 
ਉਸ ਦਾ ਢਿੱਡ ਤਾਂ ਬੱਸ ਨਾਅਰਿਆਂ ਨਾਲ ਹੀ ਭਰ 
ਦਿੱਤਾ ਜਾਂਦਾ ਹੈ 4 

ਬਚਪਨ 'ਚ ਬੜੋ ਔਥੋਂ ਦਿਨ ਦੇਖੋ । ਸੀਰੀ ਪਿਓ 
ਨਾਲ ਸਣੇ' ਭੈਣਾਂ-ਭਰਾਵਾਂ ਤੇ ਮਾਂ ਦੇ` ਕਿਸਾਨਾਂ ਦੇ ਘਰ 
ਤੇ ਖੈਤੀ" ਕੰਮ ਕਰਨਾ । (ਸਾਰੇ ਕੰਮਾਂ ਦਾ ਤਾਂ ਨਾਂ ਲੈਣਾ ਵੀ 
ਸ਼ਰਮਨਾਕ ਲੱਗਦਾ ਹੈ ।) ਬਾਪੂ ਤਾਂ ਕਦੀ ਕਦੀ ਹੀ ਘਰੇ 
ਸੱਦਾ ਸੀ ਮੈਂ` ਕਿਸਾਨਾਂ ਦੇ ਘਰ ਟੱਬਰ ਲਈ ਰਾਤ ਦੀ 
ਰੋਟੀ ਲੈਣ ਜਾਂਦਾ । ਖਾਲਸ ਜੱਟੀ ਭਾਗੋ, ਜੋ ਮੂੰ ਰੋ ਪੁੱਤ- 
ਪੁੱਤ ਕਹਿੰਦੀ ਨਾ ਬੱਕਦੀ, ਮੈਨੂੰ ਮੁੱਖ ਤੇ ਹੀ ਖੜਣ ਲਈ) 
ਆਖ ਦਿੰਦੀ 1 ਰੋਟੀ-ਦਾਲ ਇੰਝ ਫੜਾਉ'ਦੀ ਜਿਵੇ” 
ਵਿਆਹ ਦਾ ਬਚਿਆ-ਖੁਚਿਆ ਤੇ ਸੜਿਆ ਮਾਲ ਢੇਰ 
ਉਤੇ ਉਲੱਕੀਦਾ ਹੈ 1 ਉਦੋਂ” ਇਨ੍ਹਾਂ ਗੱਲ ਦਾ ਐਨਾ ਪੜਾ 
ਨਹੀਂ” ਸੀ । ਬੱਸ ਖਾਣ ਨੂੰ ਮਿਲ.ਜਾਣਾ ਤੇ ਅਸੀਂ” ਸਾਰੇ 
ਚਿੱਥ-ਚਬੜ ਕੇ ਰਾਤ ਕੱਟ ਲੈ'ਦੋ । ਦਿਨ ਚੜ੍ਹੋ ਤੱ ਉਹੀ 
ਧੰਦਾ ਫਿਰ ਸ਼ੁਰੂ । 

ਕਿਸੇਂ ਨਾ ਕਿਸੇ ਤਰ੍ਹਾਂ ਢੱਸਵੀ" ਤੱਕ ਪੜ੍ਹ ਗਿਆਂ । 
ਬਾਪੂ ਨੈ ਤਿੰਨ-ਚਾਰ ਸਾਲ ਘੋਖ-ਪਰਖ ਕੇ 'ਸ਼ਾਹੀ ਨੌਕਰੀ” 
ਮੇਰਾ ਮਤਲ੍ਹਵ ਫੌਜ 'ਚ ਭਰਤੀ ,ਕਰਵਾ ਦਿੱਤਾ । ਹੌਲੀ 
ਹੌਲੀ ਸਮਝ ਆਈ 'ਤਾਂ ਬੀਤੇ ਬਾਂਰੇ ਸੋਚ ਕੇ ਬੜਾ ਘਾਟ੍ਹਾ 


ਆਉਦਾ ਇਨਸਨ ਨੇ ਅਮੁੱਲਾ-ਜਨਮ 'ਧਾਰ ਕੇ ਵੀ ਜੋਕਰ 
ਇਹੋ ਨਰਬ ਭਗਣਾ ਹੈ ਰਾਂ ਜੀਣਾ ਕਿਸ ਅਰਥ । ਫੌਰ 
ਮੱਨ੍ਹੱਖ ਰ'ਹੀ` ਐਨੀ ਖੋਜ ਤੇ ਤਰੱਕੀ, ਗਿਆਨ-ਵਿਗਿਆਨ 
ਦਾ ਕੀ ਮਤਲਬ । ਹੁਣੇ ਵੀ ਛ੍ਰੱਟੀ ਢੌਰਾਨ ਮਹੱਲ ਦੇ 
ਲੌਕਾਂ ਦੀ ਹਾਲਤ ਬਾਰੇ ਦੋਖ-ਸਣ ਕੈ ਡੁੱਥ-ਡੁੱਥ ਜਾਈਦਾ 
ਹੈ । ਹਰ ਘਰ ਕਿਸੇ ਨਾ ਕਿਸੇ ਕਿਰਸਾਨ ਦਾ ਮੁਲੱਮ ਕਰ 
ਰਿਹਾ ਹੈ ਤੇ ਹਾਲਤ ਪਹਿਲਾਂ ਨਾਲੋ" ਵੀ ਭੌੜੀ । ਸੱਚੀ 
ਗੱਲੇ ਹੈ, ਕੌਣ ਕਹਿੰਦਾ ਕਿ ਸਾਡੇ ਗੁਲਾਮੀ ਦੀ ਪ੍ਰਥਾ 
ਨਹੀ । ਦੇਸ਼ ਭਾਵੇ' ਆਜ਼ਾਦ ਹੋ ਗਿਆ ਪਰ ਕੌਮੀ-ਕਮੀਣਾਂ 
ਦੇ ਗਲੋ' ਗੁਲਾਮੀ ਦਾ ਜੂਲਾ ਨਹੀ" ਲੱਥ । ਉਸੇ ਘਰ, 
ਜਿਥੋਂ ਬਚਪਨ 'ਚ ਭਾੜੇ ਦੇ ਟੱਟੂ ਵਾਂਗ ਕੌਮ ਕਰੀਦਾ ਸੀ, 
ਨੌਕਰ ਹੋ ਜਾਣ ਬਾਅਦ ਮੋਰੀ ਭਦਰ ਥੋੜ੍ਹੀ ਵਧ ਗਈ ਹੈ । 
ਮੈਨੂੰ ਗ੍ਰਸ) ਵੀ ਮਿਲ ਜਾਂਦੀ ਹੈ ਪਰ ਬਾਪੂ ਲਈ) ਉਹੋ 
'ਚੜਾ-ਤੱਪੜ । ਤੀ ਵੀ ਸਮਝਦ', ਮੈ” ਟੋਭੇ 'ਚੋ“ ਨਿਕਲ ਕੇ' 
ਪ੍ਰੰਹ 'ਚ ਡਿੰਗਾ ਹਾਂ । ਫੌਜ 'ਚ ਛੋਟੇ ਰੰਕ -ਵਗੱਲਆਂ 
ਰਈ ਤਾਂ ਪੱਕੀ ਗ੍ਰਲਾਮੀ ਵਾਲੀ ਹੀ ਗੱਲ. ਹੈ । ਸਾਹਬ 
ਲੰਕ ਸਾਨੂੰ ਇੰਝ ਸਸਝਦੇ ਹਨ #ਿਵੇ` ਅਸੀ" ਮਨੁੱਖ ਨਾ 
ਹੈਂ ਕੇ 'ਪਸ਼ਹ ਹੋਈਏ, ਗੱਡੇ ਅੱਗੇ.ਜੁੱਘੋ ਹੋਏ । ਬੰਦੂਰ, ਜੋ 
ਸਾਡੀ ਤਾਕਤ ਬਨਣੀ ਚਾਹੀਦੀ._ਹੈ, ਉਹੀ ਸਾਡੇ ਹੱਥ-ਪੈਰ 
'ਦੀ.ਬੋੜੀ ਪਈ ਹੈ । ਉਤੋਂ“ ਪੜ੍ਹਿਆਂ-ਲਿਪਿਆਂ ਤੇ ਪ੍ਰੋਫੋਸਰਾਂ 
ਨੂੰ ਮਸ਼ਕਰੀਆਂ ਸੁੱਝਦੀਆਂ ਨੇ । 
ਥੈਰ ! ਮੇਰੇ ਬਹੁਤੇ ਰੰਜ ਨੂੰ ਤਾਂ ਗੁਰਨਾਮ ਸਿੰਘ ਤੇ 
-ਗ੍ਰਸੀਤ 'ਕੱਲਰ ਅਜਰੀ ਨੇ ਹੀ ਜੁਬਾਨ ਦੇ ਦਿੱਤੀ ਹੈ । 
ਨਾਲ ਹੀ ਮੈ ਆਪਣੇ -ਸਾਬੀਂ 'ਇੱਕ ਫੌਜੀ ਜਵਾਨ” ਦਾ 
`ਰਿਣੀ ਹਾਂ, ਜੀਹਨੇ ਆਪਣੇ ਸਿਰਲੌਖ ਇੱਕ _ਾਅਰੋਂ ਦਾ 
“ਚੈਰਹਰਣ' ਹੇਠ ਕੁੱਝ ਸਤਰਾਂਤੱਲਖ ਕੇ ਪ੍ਰੋ: ਸਾਹਿਬ ਦੀ 
ਅੰਨ੍ਹ ਸ਼ਰਧਾ ਉੱਤੇ ਕਿੰਤੂ 'ਕੀਂਤਾ 'ਹੈ । 
-ਗਾਂਧੀ/ਨਗਰ ਤੇ ਇਕ ਫੌਜੀ 
6. ਸਮੱਤਾ ਮਾਰਚ ਮ84) `ਚੇ ਪ੍ਰੋ: ਭਾਰਦਵਾਜ 
ਦੀ ਲਖ, ਨਾ ਹੈ ਕੇ 'ਬੋਤ੍ੇਕੀਆਂ 'ਜ਼ਿਆਂਦਾ ਭੋਰਾ ਹੈ 
ਪ੍ਰੋ: ਭਾਰਦਵਾਜ ਸਾਂਹਿਬ _ਕਿਸਨੋਹ ਸੰਬੰਧੀ ਲਿਖਦੇ 
(ਹਨ''.......ਓਂ ਭੌਲਿਆ.ਮੈ' -ਕੋਚੀ -ਗਲਤ ਥੌੜਾ 'ਕਿਹਾ 
ਹਜੀ !ਸੱਚਜਾਣੀ'ਤੇਰੇ ਦਾਲ” ਮੰਗਤਾ ਤੀ ਕਈ 'ਦਰਜੇ 
`ਚੋਂ ਹੈ 'ਨਹ” ਯਕੀਨ 'ਤੇ ਘੂੰ 'ਹੀ ਦਸ ਕਿ ਆੜਤੀਏ 
ਦੀ ਦੁਕਾਨ 'ਤੇ ਤੁੰਸੋ 'ਓ€” ਹੈ ਜ਼ਾਂਦੇ 'ਹੋ ਮੈਂਕ 
-ਠੰਹੀ”.. . "ਪੜਾ ਨੌਂਹ” ਇਹ ਭਿਧਰ ਦੀ ਇਨਕਲਾਬੀ 
“ਦਲੀਲ ਹੈ (ਇਹ ''ਧਰਮਲੁੱਧ' ਲਈ ਦਲੀਲ'ਤੰ ਤੋਂ 
ਕਦੀ ਹੈ) -ਜੇ-ਕੋਈ `ਬੈਦਾ ਫੁਰਸੀ ਦ਼ੀ ਲਾਲੌਜਾ ਪਿਛੇ 
-ਡਿੱਗ 'ਪਏ ਫ਼ਾਂ -ਜ਼ਰੂਰੀ ਨਹੀ ਉਹਦੀਆਂ ਲਿਖਤਾਂ 
ਨਾਲ਼ ਸਮਤਾਝਵਰਗੇ ਪਰਚੋ ਦੇ ਪੰਨੇ 'ਕੀਂਲੋਂ ਕੀਤੇ-ਜਾਣ । 
ਜਿਸ 'ਭਾਰਦਵਾਂਜ ਨੇ ''ਜ਼ਬਰ' ਨੂੰ 'ਝੈੱਕ ਥੇ 'ਸਰਕਾਰੀ 
ਕਰੀ ਤੋ ਅਮੋਤੀਫ਼ਾ ਦਿਤਾ ਸੀ 'ਉਸਨੂੰ ਅੱਜ ਪੰਜਾਂਬ 


'ਚ ਹੋ ਰਹੋ ਬੌਗ੍ਰਨਾਹ ਲੌਕ! ਦੇ ਕਤਲਾਂ 'ਜ਼ ਕਿਹੜਾ 
ਕਸੂਰ ਦਿਸਦਾ ? ਜਿਨ੍ਹਾਂ ਦੀਆਂ _ਪਲੰਨਾਂ ਉਸ ਦੀ 
'ਕੌਪਲੰਕਸ' 'ਚ ਬਣਦੀਆਂ ਹਨ ਜਿਸਦੀ ਜੀ ਹਜ਼੍ਹਰੀ 
"ਚ ਔਜਕਲ ਪ੍ਰ: ਸਾਹਿਥ ਹਨ, ਅਜ ਉਹਨਾਂ ਦੀ ਜ਼ਮੀਰ 
ਕਰਉ" ਨਹੀ" ਉਹਨਾਂ ਨੂੰ ਵੈਗਾਰਦੀ, ਉਹ 'ਕਿਉ” ਨਹੀ” 
ਬਾਹਰ ਆਂਉ'ਦੇ ਜਿਸ ਕਚਘਰੜ ਦਲਦਲ ਨੂੰ ਛੱਡ $ 
ਜ਼ਇਦ ਉਹ ਨੇੜੌ ਭਵਿਖ 'ਚ ਬਨਣ ਵਾਲੀ ਸਰਕਾਫ਼ 
ਦੇ ਮੁੱਖ ਮੰਤਰੀ ਦੇ “ਸਲਾਹਕਾਰ' ਦੇ ਸਪਨੇ ਲੌ 
ਰਹੇ ਹੌਣ। 
ਸਾਧਾਰਨ ਲੌਕ ਤੋਂ ਹਿੱਟ _ਲਿਸਟ-=--ਹਾਂ 
-ਸਾਨੂੰ ਸਚਮੁੱਚ ਹੁਣ ਸਿਸ _ਰਜ਼ ਢੁਰਨਾ ਪਵੇਗਾ, 
ਅਸੀ" ਜਿਹੜੇ ਆਪਣੇ ਆਪਨੂੰ ਇਨਕਲਾਬੀ ਸਮਝਦੇ 
ਹਾਂ, ਇਹ 'ਚੰਲਿੱਜ ਕਰਨਾ ਧਵਗਾਂ, '......ਅਜ -ਤੋਂ” 
ਤੇਰ' ਨਾਂ ਸਾਂਡੀ ਹਿੱਟ ਲਿਸਟ ਤੇ ਹੈ ।' ਨਹੀਂ ਇਤਿਹਾਸ 
ਨੇ ਸਾਨੂੰ ਕਦੀ ਵੀ ਮੁਆਫ਼ ਨਹੀ ਕਰਨਾ ੧ 
ਕਹਾਣੀਆਂ ਦੌਵੇ' ਵਧੀਆ _ਹਨ । ਕਵਿਤਾ 
ਭਾਗ ਵੀ ਚੰਗਾ ਹੈ । --ਬਲਬੀਰ ਪਰਕਾਨਾ 
7. 'ਸਮਤਾ' ਆਪਣੀ ਸਰਲਤਾ, ਸਮਸ਼ਟਤਾ -ਤੇ-ਅਕੱਟੜੜਾ 
ਆਦਿ ਗੁਣਾਂ ਕਰਕੇ ਪਰਟੀਆਂ ਵਲੋ” ਉਲਝ'ਵਿਆਂ ਦ਼ 
ਮਜ਼ਕਾਰ ਕਰੇਂ ਉਦਾਸੀਨਤਾ ਵੱਲ ਸਰਕ ਰਹ ਖੱਬੀ ਲਹਿਰ 
ਦੇ ਹਜ਼ਾਰਾਂ ਹਮਦਰਦਾਂ ਵਿਚ.ਨਵੀ' 'ਕਿਸਮ ਦੀ ਉਸ਼ਾਰੂ 
ਹਲਚਲ ਪੈਦਾ ਕਰਨ ਦੀ ਭੂਮਿਕਾ `ਨਿਭਾ ਮੰਰਹਾਂ .ਹੈ । 
"ਇਹ ਪਰੰਚਾ 'ਸਾਨੂੰ ਉਹੀ ਕੁੰਝ ਦੋ 'ਜ਼ਿਹਾ ।ਹੈ ਜਿਸਚੀ 
ਸੱਚਮੁੱਚ ਬੜੀ ਲੌੜ ਸੀ । ਬਹੁਤੇ 'ਨੁਕਤੇ ,ਤੁਹ਼ ੇ ਪਾਠਕਾਂ 
`-ਵਲੋਂ' ਅਜਿਹੇ ਉਠਾਏ-ਗਏ ਹਨ ਜੋ ਸ਼ -ਲੀਡਰ' ਤੇ 
'ਸਰਗਰਮੇ ਕਾਰਕੁਨਾਂ ਤੋ '(ਸੱਭ ਧਿਰਾਂ ਦੇ) ਐ਼ੋ'-ਖਾਹ- 
'ਮੁਖਾਹ 'ਦੀ-ਝਿਜਕ ਕਾਰਨ ਕਦੀ ਵੀ ਮੁੱਛ ਡਹੀ' ਘੂਕ 
ਤੇ ਅੰਦਰ-ਅੰਦਰ ਰਿੱਝਂਦੇ.ਰਹੋ ॥ 
ਬਈ ਵਾਰ ਇੰਜ ਜਾਪਦਾ ਹੈ ਕਿ ਜ਼ਰਤ ਘਾਤ -ਦੋ 
ਵਿਰੈੱਧ ਬੋਲਣ ਵਾਲੰ '੪ਦ:ਕਿਸੇ ਜ਼ਾਤ 'ਦੇ ਪੱਖਪਤੀ-ਹ ਕੈ 
'ਬੋਲਣ' ਲਗਦੇ ਹਨ ( ਇਸਦੀ ਉਦਾਹਰਣ .ਸਖ਼ਤਾ ਢੋਰਮ 
-ਵਿਚ'ਅਕਸਰ ਛਪਣ ਵਾਲਾ 'ਗੁਰਨਯ.ਜਿੰਘ-ਹੈ /ਜਿਸਨੂੰ 
ਕਿ ਖੱਬੀਆਂ ਪਾਰਟੀਆਂ ਵਿਗੁੱਧ ਮੌਜੂਦਾ 'ਪ੍ਰਬੋਧ ਨਾਲੋਂ 
ਵੀ ਵੱਧ ਜ਼ਿਕਾਇਤ ਹੈ । ਉਹ ਆਪਣੇ 'ਇਕ. -ਪੜ੍ਹੋ ਲਿਖ਼ੋ 
`ਬਾਲਿਮੀਕ ਪੰਰਿੰਵਰ 'ਚੰ"ਹਲ :ਦੀ ਦੁਹਾਈ ਪਾਉ'ਦਾ ਹੈ 
`ਤੇ ਉਹਨੂੰ 'ਵੇੱਡਾ ਦੁੱਖ ਹੈ।ਕਿ।ਜੱਟ ਯਾਮਜ਼ੋਡ ਉਨ੍ਹਾਂ :ਨੂੰ -ਤੇ 
'ਉਹਦੇ'ਵਰੰਗਿਆਂ ਨੂੰ ਅਪਣੀਆਂ -ਕ੍ਰੜਆਂ -ਕਿਉ' ਨਹੀ” 
“ਵਿਆਂਹੁੰਦੇ ? -ਕਾਸੈਰੇਡ-ਬਣਨ ਬਨਈ ਲ੍ਰਜ਼ਹੂਆ ਸਿਆਸ- 
ਦਾਨਾਂ'ਵੀਂਗ ਲੱਖੀ ਪੈ ਖਰਚੇ ਕੇ. ਇਲੰਕਸ਼ਨ ,ਨਹੀ' 
ਲੜਨੀ'ਪੈ'ਦੀ 3'ਕੋਈ-ਵੀ “ਆਪਣੀ .ਹਿੰਮਸ਼ ਤੇ “ਗਨ 
ਨਾਲ 'ਓਗਾ 'ਬੰਮਿੰਚੋਂਝ:ਬਣਨ ਲੱਈ ਸ਼ਤਨਸ਼ੀਲ -ਹੋ,ਜਕਦਾਂ 
੫" # ਪਉ 


੧੪915੧੬ਰ6ਹ ੯੪11੧ 0੧੪ ੧0581, ੧੪੪੪੩ 78065, ੧9188 ੧੦ ॥4/12397-0 0੩੧੬੪ 18.4 80 


ਹੈ, ਗੁਰਨਾਮ ਸਿੰਘ ਵੀ । 'ਪਾਰਟੀਆੰ' ਉਤੇ ਖਿਝਣ ਤੇ 
ਫ਼ਤਵੇ ਦੇਣ ਦੀ ਥਾਂ ਸਾਨੂੰ ਚਾਹੀਦਾ ਇਹ ਹੈ ਕਿ ਜਿਸ 
'ਸਿਰ ਤੋਂ ਸਾਨੂੰ ਉਮੀਦਾਂ ਹਨ, ਉਸ ਵਿਚ ਸ਼ਾਮਲ ਹੋ ਕੇ 
ਉਹਨੂੰ ਸੁਪਨਿਆਂ ਦੇ ਹਾਣ 'ਦੀ ਬਣਾਉਣ ਲਈ ਤਾਣ 
'ਲਾਈਏ । 
ਸੰਸਕਾਰਾਂ ਦੀ ਸਾਰੇ ਸਸ੍ਹਹਾਂ ਤੋਂ ਡ੍ਰੰਘੀ ਜਕੜ 
ਹੋਣਾ ਕੁਦਰਤੀ ਹੈ । ਕਾਮਰੇਡ ਕੋਈ ਅਕਾਸ਼ੋ''ਉਤਰੇ ਜੀਵ 
ਨਰੀ' ਹਨ (ਪਰ ਇੰਹੇ ਉੱਕਾ ਹੀ ਸੰਭਵ ਨਹੀ” ਕਿ ਜ਼ਾਤ 
ਪਾਤ ਦੀ'ਲਾਰਨਤ ਦੀ' ਜਿੰਨਾ ਜ਼ਿਕਾਰ ਬਾਕੀ ਦਾ ਸਮਾਜ 
ਉ ਕਮਰੇਡ ਵੀ `ਤੇ ਜਿਸ ਤਰ੍ਹਾਂ ਉਸੇ ਤਰ੍ਹ ਹੀ ਹੋਣ । 
ਕਮਿਉਨਿਸਣ ਕਿਸੋ ਫੀ ਸਮਾਜ ਦੀ ਖੁਸ਼ਕਿਸਮਤੀ ਹੁੰਦੇ 
ਹਨ । ਉਨ੍ਹਾਂ ਕਾਰਨ ਸਮਾਜ ਦੀ ਖਲੌਤ ਟੁੱਟਦੀ ਹੈ ਲੌਕ 
ਬਿਹਤਰੀ ਵੱਲ ਨੂੰ. ਰੁਚਿਤ ਹੁੰਦੇ ਹਨ । (ਕਮਿਊਨਿਸੇਟ 
ਬਣਨ ਵੱਲ ਵਧਣਾ ਹੀ ਆਮ ਲੰਕਾਂ ਤੋ` ਕੁੱਝ ਨਾ ਕ੍ਝ 
ਚੰਗਾ ਮਨੁੱਖ ਬਣਨ ਦੀ ਸਥਿਤੀ ਹੈ) 
ਰ੍ ਜਿਥੋਂ” ਤੀਕ ਜਾਂਤਪਾਤ ਦਾ ਸਬੰਧ ਹੈ । ਇਸ ਨੂੰ 
ਹਟਾ ਵੀ ਕਮਿਊਨਿਸਟਾਂ ਤੋਂ ਬਿਨਾਂ ਹੋਰ ਕੋਂਦੀ ਨਹੀ" 
'ਜਕਦਾ; ਨਾ ਧਰਮਕ ਲਹਿਰਾਂ, ਨਾ-ਕੋਈ ਕਾਨੂੰਨ । ਅਸੀ” 
ਵੀ. ਦੇਖਿਆ ਹੈ ਤੇ ਹੋਰ ਸਭ ਨੇ ਵੀ ਦੇਖਿਆ ਹੈ ਕਿ 
ਜਿਥੋਂ ਜਿਥੋ ਹੀ ਖੱਬੀ ਧਿਰ ਦਾਂ ਹੋਲਡ ਬਣਿਆ ਹੈ । 
ਉਨਾਂ ਉਨ੍ਹਾਂ ਹੀ ਇਲਾਕਿਆਂ ਵਿਚ ਜ਼ਾਤੀ ਵੱਲੋਂ" ਦੂਜੇ 
ਲੁਕ! ਦਾ'ਇਸ ਪੱਖੋ ਜੀਵਨੁ ਸੁਖਾਵਾਂ ਹੋਇਆ! ਹੈ, ਪੂਰ 
ਤਰਾਂ ਇਸ ਲਾਹਨਤ ਦਾ ਸਫਾਇਆ ਕਾਫੀ ਸਟੇਟ ਉਤੇ 
ਕਿਰਤੀ ਸ਼ਰਣੀ ਦੇ ਕਬਜ਼ ਤੌ" ਪਹਿਲੀ ਉਮੀਦਣਾ, ਘੋਰ 
ਨਾ ਸਮਝੀ ਹੈ । ਕਾਮਰੇ”(ਜੋ ਜੱਟ ਹਨ) ਜੇ ਅਜੇ ਗੁਰਨਾਮ 
ਹੋਰਾਂ ਨੂੰ ਧੀਆਂ ਨਹੀ ਦੀ ਸਕੇ ਤਾਂ ਇਸ ਦੇ ਵੀ ਬੜੋਂ 
ਨੌਸ ਕਾਰਨ ਮੌਜੂਦ ਹਨ। ਛੜੱਪਿਆਂ ਨਾਲ ਸੰਸਕਾਰ 
ਤੋੜ ਕੇ ਜਨ ਜੀਵਨ ਵਿਚ ਰਮੋ” ਰਹਿ ਸਕਣ ਦੀ ਸੰਭਾਵਨਾ 
ਜ਼ੱਖਣਾ ! ਨਿਰਾ ਪੂਰਾ ਬਚਕਾਨਾ ਜੋਂਸ਼ ਰੀ ਹੋ ਸਕਦਾ ਹੈ, 
ਲਾਹੋਵੈਦਾ ਅਮਲ ਨਹੀਂ” ਹੋ ਸਕਦਾ 1 ਖੱਬੀ ਧਿਰ ਤੇ 
ਪ੍ਰਸਾਰ ਅਤੇ ਵਿਕਾਸ ਦੇ ਅਗਲੌ ਪੜ੍ਹਾਵਾਂ ਤੇ ਜ਼ਰੂਰ ਇਹ 
ਸੰਭਵ ਹੈ ਸਕੇਗਾ । ਪਰ ਗੁਰਨਾਮ ਸਿੰਘ ਜੀ ਵਿਸ਼ਾ ਕੋਈ 
ਵੀ ਹੋਵੇ ਆਪਣੀ ਸਦੀਵੀ ਘੜ੍ਸ ਕੱਢਣ ਦਾ ਰਾਹ ਲੱਭ 
ਰੀ ਲੈੱ'ਦਾ ਹੈ । ਮਈ ਅੰਕ ਵਿਚ ਉਸਨੇ ਹੋਰ ਵੀ ਅਜੀਬ 
ਗਾਂਧੀ ਥਿਊਰੀ ਪੌਸ਼ ਕਰ ਦਿਤੀ ਹੈ । ਪੈਦਾਵਾਰ ਦੇ' 
ਵਿਕੈ'ਦਰੀ ਕਰਣ ਨਾਲ ਕਿਸੋ ਸਮਾਜ ਦਾ ਵਿਕਾਸ ਨਹੀਂ 
ਹ੍ਰੰਦਾ । ਉਪਭੋਗਤਾ ਲਈ ਪੈਦਾਵਾਰ ਕਰਨਾ ਜਗੀ।੍ਹ 
ਆਰਥਥਤਾ ਵਿਚ ਹੀ ਸੰਭਵ ਸੀ ਜਿਸ ਜੁੱਗ ਵਿਚ ਅਸੀ 
ਹਾਂ,ਉਸ ਵਿਚ ਮੰਡੀ ਤੱ“ਮ੍ਕਤ ਹੌਣ ਦੀ ਗੱਲ ਭਰਮ 
ਜਾਂ ਮੁਰਖਤਾ ਹੀ ਹੈ 1 ਉੱਜ ਵੀ ਜੁਲ੍ਹਾਹਿਆਂ _ਚੇਮਿਆਰਾਂ 
ਨੂੰ ਨਿਰਾ “ਮਾਣ ਦੌਣਾ” ਨਾਲ ਕੋਈ 'ਸਸੱਸਿਆਂ ਹੱਲ 


>੦5੧ 0116੬ ੧੦. ?/27੧--133 


ਨਹੀ' ਹੋ ਸਕਦੀ ਜਿਵੇ' ਉਹ ਸਮਝਦਾ ਹੈ । ਗ੍ਰਨਾਮ 
ਦ' ਦਾਅਵਾ ਹੈ ਕਿ ਮਾਣ ਨਾ ਮਿਲਣ ਕਾਰਨ ਹੀ ਉਹ 
ਪਿਡ ਦੀਆਂ ਲੌੜਾਂ ਪਰੀਆਂ ਨਹੀ' ਕਰਦੇ । ਇਹ ਸਮਾਜ 
ਦੀ ਰੀੜ ਆਰਥਕਤਾ ਨੂੰ ਦੂਜੇ ਨੰਬਰ ਤੇ ਸਿੱਟਣ ਵਾਲੀ 
ਸਮਝ ਹੈ । ਏਨੀ ਕੁ ਸਮਝ ਰੱਖਣ ਵਾਲੋਂ ਜਦ ਕਾਮਰੇਡਾਂ 
ਦੁਆਲੇ ਛਿੱਤਰਲਾਹੀ ਫਿਰਦੇ ਹਨ ਤਾਂ ਚੇਖਣ ਵਾਲ ਨੂੰ 
ਸ਼ਰਮ ਆਉ'ਦੀ ਹੈ। __ ਲਖਵਿੰਦਰ ਸਿੰਘ 'ਹੁਦਲ' 
8. ਸਪਸ਼ਟੀਕਰਣ' 

ਮਾਰਚ, 84 'ਚ ਛਪੀ ਮੋਰੀ ਚਿੱਠੀ ਦੇ ਸੰਦਰਭ 'ਚ 
ਸਤਿਤਾਰਤ ਮਾਨ ਸਿੰਘ ਢੀ ਡਸ ਨੇ ਅਪ੍ਰੈਲ ਅੰਕ 
'ਚ ਜੋ ਕੁਝ ਕਿਹਾ ਹੈ, ਮੈ ਉਸ ਬਾਰ ਕੁਝ 
ਸਪਸ਼ਟੀਕਰਣ ਦੇਣਾ ਚਾਹ੍ਰੰਦਾ ਹਾਂ । _ਸਭ ਤੋਂ 
ਪਹਿਲਾਂ ਤਾਂ ਮੈ' ਇਹ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ 
ਕਿ ਇਕ ਬਜ਼੍ਰਗ ਅਤੇ ਲੌਖਕ ਦੇ ਤੌਰ 'ਤੇ ਮੈ” ਸੱਥ” 
ਸਾਹਿਬ ਦਾ ਆਦਰ ਕਰਦਾ ਹਾਂ ਤੋ ਕਰਦਾ ਰਹਾਂਗਾ ਪਰ 
ਵਿਚਾਰਧਾਰਕ ਪੱਖ ਤੋਂ ਜੋ ਵੀਰ ਢੀ'ਡਸਾ ਇਹ ਉਮੀਦ 
ਕਰੋ ਕਿ ਮੈਂ" ਸੇਖੋਂ' ਸਾਹਿਬ ਦੇ ਮੁਖ਼ਾਰਬਿੰਦ 'ਚੋ“ ਨਿਕਲੀ 
ਹਰ ਗੱਲ ਨੂੰ ਦਰੁਸਤ ਮੰਨ ਲਵਾਂ ਤਾਂ ਇਹ ਉਸਦੀ ਗਲਤ 
ਫ਼ਹਿਮੀ ਹੈ । ਇਹ ਜ਼ਰ੍ਹਰੀ ਨਹੀ" ਕਿ ਹਰ ਵਡੇਰੀ ਉਮਰ 
ਦਾ ਮਨੁੱਖ ਮਾਨਸਿਕ ਤੌਰ 'ਤੋਂ ਵੀ ਪ੍ਰੋੜ ਹੋਵੈ । 

ਜਿੱਥੋ' ਤੱਕ ਸੋਥੇ' ਸਾਹਿਬ ਦੇ ਮਾਰਕਸਵਾਦ ਦਾ 
ਸਬੰਧ ਹੈ ਉਹ ਸੀ.ਪੀ.ਆਈ. ਅਤੇ ਐਮ. ਤੋਂ' ਅਗਾਂਹ 
ਨਹੀ' ਵੇਖ ਸਕਿਆ । ਤ੍ਿਪ੍ਰਾ ਜਾਂ ਪੱਛਮੀ ਬੈਗਾਲ ਵਿਚ 
ਜੀ.ਪੀ.ਆਈ. ਜਾਂ ਐਮ. ਦੀਆਂ ਸਰਕਾਰਾਂ ਬਨਣ ਨੂੰ ਰੀ 
ਮਾਰਕਸਵਾਦ ਦੀ ਸਫਲਤ! ਕਹਿਣ ਵਾਲੋ ਸੇਖੋ' ਸਾਹਿਬ 
ਦੀ ਸੋਚ ਤੇ ਹੱਸਿਆ ਹੀ ਜਾ ਸਕਦਾ ਹੈ । 

ਜਿੱਥੋ' ਤੱਕ ਮਾਰਕਸਵਾਦ ਨੂੰ ਵਿਸ਼ੇਸ਼ ਸੱਭਿਆ- 
ਚਾਰਕ ਪ੍ਰਸੰਗ ਵਿਚ ਲਾਜ੍ਰ ਕਰਨ ਦਾ ਸੁਆਲ ਹੈ ਕੋਈ 
ਸੱਚਾ=ਸੁੱਚਾਂ ਮਾਰਕਸਵਾਦੀ ਏਸ ਗੱਲ ਤੋ ਮੁਨਕਰ ਨਹੀ” 
ਹੋ ਸਕਦਾ । ਮਾਰਕਸ ਦੇ ਫ਼ਲਸਤੇ ਦਾ ਵਿਸ਼ੋਸ਼ ਗੁਣ ਹੈ 
ਹੀ ਇਹ ਕਿ ਉਹ ਸਮਾਂ, ਸਥਾਨ ਤੇ ਹਾਲਤਾਂ ਨੂੰ ਘੋਖ ਕੇ 
ਤੇ ਫਿਰ ਵਿਗਿਆਨਕ ਫ਼ਲਸਫਾ_ਲਾਗ੍ਰ ਕਰਨ ਲਈ 
ਕਹਿੰਦਾ ਹੈ । ਜੋ ਸੋਧੋ” ਮਾਹਿਬ ਦੇ ਦਿਮਾਗ 'ਚ ਇਹ 
ਗੱਲ ਦੇਰ ਬਾਅਦ ਆਈ ਹੈ ਤਾਂ ਇਸਨੂੰ ਉਨ੍ਹਾਂ ਦੇ ਸੋਚਣ 
ਦੰਗ ਦੀ ਸੀਮਾ ਹੀ ਕਿਹਾ ਜਾਂ ਸਕਦਾ ਹੈ 

ਜਿਥੋ' ਤਕ ਮੋਰੇ ਇਸ ਦੋਸਤ ਨੇ ਇਹ ਗੱਲ ਕਹੀਂ 


ਕਿ ਰ੍ਰਪਿੰਦਰ ਨੂੰ ਸੋਖੋਂ' ਸਾਹਿਬ ਦੀ ਵਿਅੰਗਆਤਮਿਕ ਬੋਲੀ 


ਦੀ ਸਮਝ ਨਹੀਂ ਆਈ ਤਾਂ ਸੈ ਪੁੱਛਣਾ ਚਾਹੁੰਨਾਂ ਮੋਰੋਂ 
ਵੀਰ ਤੋ' ਕਿ ਦੋਸਤ ! ਸੋਖੋ' ਸਾਹਿਬ ਪੰਜਾਂਬੀ 'ਚ ਹੀ 
ਬੋਲੇ ਸਨ ਨਾ...? ਪੰਜਾਬੀ !_ ਜੌ ਮੋਰੀ ਮਾਂ ਬੋਲੀ ਹੈ ਫੇਰ 
ਠਾ ਸਮਝ ਆਉਣ ਵਾਲੀ ਕਿਹੜੀ ਗੱਲ ਸੀ । ਬਾਕੀ 
ਵਾਕਆਉਣਟ ਕਰਕੇ ਆਉਣ ਵਾਲੇ ਵੀਹ ਜਣੇ ਸਨ ਕੀ 
ਉਨ੍ਹਾਂ ਸਾਰਿਆਂ ਨੂੰ ਸੋਖੋ' ਸਾਹਿਬ ਦੀ ਬੋਲੀ ਦੀ ਸਮਝ 
ਨੀ ਆਈ । --ਚੁਪਿੰਦਰ ਮਾਨ 


